


ਲਫ਼ਜ਼ੀ ਖ਼ਾਬ 


ਲਫ਼ਜ਼ੀ ਖ਼ਾਬ 


੨੩ 


ਦੇ 


ਆਤਮਜੋਤ ਸਿੰਘ 


27੬17” 


140 1€0₹30 
ਹਦ 
:4(4110]04 51021 
6/0 
0015118111 51211, ੧131011001 ੮301 
182, 1185€-3, (10815. 180813 
111 6002: 147002 
੮100 : 7888594324 
1-11811 : ੧8100112(00211811.60111 


2019 
10611510 102੦੧ 8118511811 
[1060 & 00000 069 (15087 1001 7੮੬. 140. 
301, 110050181 “13. 1185-9, 
$..&.5. 1੧੧231, ੧101811-611810128111 (10013) 
€111811 : 01151810001₹5600111311.60111 
੧੬0516ਇ : ੧ਜਲ.01150810001₹6.60111 
111. 791-172-5027427, 5027429, 4027552 


€ 2(9/9 
708੬੦ 980 50800 79 7077 


21// 77205 7੬6੬77ਇ0 
789 7000 5 50/6 5067201 7 9£ €79600607 90 75900 901, 57 ੧ ਠੱਭਧਰ£ 97 99871%ਏ, 
ਨਟ /੬7/, 7੬566 #ਨਏਰਂ 000 07" 70671 “7₹0/0/€6 9੧08 ਭਏ 7067/6827% 77177" ਸੀ €70567 
71 99076771 09180 97 ੮੦੧੦ 6027 #08 90 ਨ 99 ਸੈਂ ਨ 87/566 ਰਸ 90000 ਹੇ 50007 
€0009007 92098 9 €786090967 7੬7 775੬੪ 78 ਭਏ 5006੪  707₹805ਈ7' ੪ਨ8ਂ 9000 
00072 ਭਏ 7128 8787” “67127 7੬₹੬71ਇ6 9702, ਨ7 77071 297 7870200978 70) 5੬ 
7੬76602੬6; 07੬੦ 9 07' 97 088ਏ6ਂ 9 8 7੬7721%0 51627), 07" ਭਧ690£9ਂ 9 99767 2" 
477) 776005(੬/6270702, ਭਇ£70000/, 700760200, 7੬£07802 07" 6007%56), 99909 76 77707" 
॥71੬71 76771796977 07500 9 €0770706 00727 ਪਲ ਭਏ ੪50੬-776097766 7/7/0727" 07095 
7006. 


ਸ਼ੁਭ ਅਸੀਸ 9 
ਪੁਨੀਤ ਆਤਮਾ ਦਾ ਸ਼ਬਦੀ 
ਪ੍ਰਕਾਸ਼ 11 
ਲਾਉਣ ਵਾਲਾ ਕਵੀ _ 16 
ਕਾਸ਼ਨੀ ਅਲਫ਼ਾਜ਼ 18 
ਤੇਰਾ ਜ਼ਿਕਰ 25 
ਡੂੰਘੀ ਰਾਤ 27 
ਫ਼ਹਾਰਾ 29 
ਫੌਲ 30 
ਖ਼ਰਾਬੀ ਮੰਜ਼ਰ 31 
ਮੁਸਾਫ਼ਰ ਪਰਤ ਆਏ 33 
ਇਸ਼ਕ ਦੀ ਬਾਤ 34 
ਰਾਤ ਦੀਵਾਨੀ 36 
ਅਜ਼ੀਜ਼ 37 
ਸੁਣਿਆ ਕਦੇ ? 40 
ਫ਼ਰਿਆਦ 42 
ਨੂਰ 44 
ਸ਼ਰੋਮਣੀ ਅੱਖਰ-੧ 46 
ਸ਼ਰੋਮਣੀ ਅੱਖਰ-੨ 47 
ਅਸੀਂ ਜੀਅ ਚੌਕੇ 49 
ਖ਼ਰਾਬ 51 
..ਹੈ ਵੇਖਿਆ 53 
ਪਹਿਲਾਂ ਹੈਝੂ ਚੋਏਗਾ __ 54 
ਸ਼ੇਰਾਂ ਦੀ ਗੱਲ 55 


ਕਿ 
59 
61 
63 
65 
66 
68 
70 
72 
ਹੀ 
76 
78 
9 
8] 
84 
687 
88 
689 
91 
93 


ਸ਼ੁਭ ਅਸੀਸ 


ਲਫ਼ਜ਼ਾਂ ਨਾਲ ਧੁਰ ਅੰਦਰ ਦਿਲ ਦੀਆਂ ਗਹਿਰਾਈਆਂ ਵਿਚ ਪਨਪਦੇ 
ਵਲਵਲਿਆਂ ਨੂੰ ਪ੍ਗਟ ਕੀਤਾ ਜਾ ਸਕਦਾ ਹੈ। ਆਤਮਜੋਤ ਸਿੰਘ ਨੇ 
ਆਪਣੇ ਮਨ “ਚ ਪੈਦਾ ਹੋਏ ਜਜ਼ਬਾਤਾਂ ਨੂੰ “ਲਫ਼ਜ਼ੀ ਖ਼ਰਾਬ ਪੁਸਤਕ 
ਰਾਹੀਂ ਬਿਆਨ ਕਰਨ ਦਾ ਬਾਖ਼ਬੀ ਯਤਨ ਕੀਤਾ ਹੈ। ਆਤਮਜੋਤ ਦੀਆਂ 
ਕਵਿਤਾਵਾਂ ਨੂੰ ਪੜ੍ਹ ਕੇ ਮਨ “ਚ ਧਰਵਾਸ ਪੈਦਾ ਹੁੰਦਾ ਹੈ ਕਿ ਇਹ ਆਪਣੇ 
ਮੁਲ ਧੁਰੇ ਤੋ ਪਾਸੇ ਨਹੀਂ ਹੋਇਆ ਸਗੋਂ ਜੁੜਿਆ ਰਿਹਾ ਹੈ ।ਮਨ “ਚ ਸਕੁਨ 
ਪੈਦਾ ਹੈਦਾ ਹੈ ਜਦੋਂ ਉਹ 'ਮੈਂ ਇਸ਼ਕ ਹਾਂ! ਕਵਿਤਾ ਰਾਹੀਂ ਲਿਖਦਾ ਹੈ : 


ਨਾਮ ਦੀ ਵਰਖਾ ਨਾਲ ਭਿੱਜੀ ਹੋਈ ਜ਼ਮੀਨ ਹਾਂ 
ਕਾਰਜਾਂ ਦੇ ਮੱਥਿਆਂ “ਚ ਧਰਮਾਂ ਦਾ ਯਕੀਨ ਹਾਂ 
ਅੰਤਰ-ਗਤ ਸੁਣਾ ਰਹੀ ਕਿਤਾਬ ਆਫ਼ਰੀਨ ਹਾਂ 
ਖ਼ਾਕ ਨੂੰ ਪਾਕ ਮੰਨਦਿਆਂ ਬਣਿਆ ਮਸਕੀਨ ਹਾਂ 
ਮੈਂ ਇਸ਼ਕ ਹਾਂ, ਮੇਰੇ ਅਫ਼ਸਾਨੇ ਤੋ ਮੇਰਾ ਦਿਲ ਵਾਕਿਫ਼ ਹੈ। 


ਆਤਮਜੋਤ ਸਿੰਘ ਨੇ ਦੈਵੀ ਜੋਤ ਨਾਲ ਇਕਸੁਰ ਹੋਣ ਲਈ 
ਮੁਤਾਬਕ ਪਰਮਾਤਮਾ ਨੁੰ ਆਪਣੇ ਅੰਦਰੋਂ ਭਾਲਣ ਦਾ ਯਤਨ ਕੀਤਾ ਹੈ। 
“ਢੂੰਡ ਫਿਰੀ” ਕਵਿਤਾ ਰਾਹੀਂ ਉਹ ਆਪਣੇ ਜਜ਼ਬਾਤਾਂ ਨੂੰ ਇਸ ਤਰ੍ਹਾਂ 
ਪ੍ਰਗਟ ਕਰਦਾ ਹੈ : 


ਭੇਤ ਅਚੰਭੇ ਫ਼ਕੀਰਾਂ ਦੇ 
ਪੰਛੀ ਰੇਂਦੇ ਨਾ ਪਿੱਛੇ ਲਕੀਰਾਂ ਦੇ । 


ਅਤੇ ਇਸੇ ਤਰ੍ਹਾਂ ਦੇ ਵਿਚਾਰ “ਇਸ਼ਕ ਦੀ ਨਮਾਜ਼” ਕਵਿਤਾ ਵਿੰਚ 
ਨਿਮਨ ਲਿਖਤ ਅਨੁਸਾਰ ਵਿਅਕਤ ਕੀਤੇ ਹਨ : 


ਜਦ ਮਜ੍ਬਾਂ ਦਾ ਟੋਲਾ ਸੋਚ ਦੇ ਰਾਹ ਪਏਗਾ 
ਮੁਸਲਿਮ ਰਾਮ ਗਾਉਣ ਵਾਲੀ ਨੂੰ ਮਾਂ ਕਹੇਗਾ 
ਸਦਾ ਸਲਾਮਤ ਇਹ ਜਹਾਂ ਰਹੇਗਾ 

ਜਦ ਸ਼ਬਦਾਂ ਦੀ ਸੋਭਾ ਸ਼ਾਹੀ ਅਲੰਕਾਰ ਭਰੇਗਾ 
ਜਦ ਵਖ਼ਤ ਸੋਹਣਾ ਕਿਰਦਾਰ ਘੜੇਗਾ 

ਮੇਰਾ ਮਨ ਫਿਰ ਤੜਪੇਗਾ 

ਮੈਂ ਫਿਰ ਇਸ਼ਕ ਦੀ ਨਮਾਜ਼ ਪੜ੍ਹਾਂਗਾ॥ 


ਗੁਰੁ ਮਿਹਰ ਕਰੇ ! ਇਸ ਕਵੀ ਨੂੰ ਬਲ, ਬੌਧੀ ਤੇ ਸਮਰਥਾ ਪ੍ਰ ਦਾਨ 
ਕਰੇ । ਇਸ ਅੰਦਰ ਰੌਬੀ ਸੁਹੌਪਣ ਦੇ ਚਸ਼ਮੇ ਸਦਾ ਫੱਟਦੇ ਰਹਿਣ ਤੇ ਇਸ 
ਦੀ ਕਲਮ ਪਰਵਰਦਗਾਰ ਦੇ ਸੋਹਿਲੇ ਗਾਉਂਦੀ ਰਹੇ । ਮੇਰੀ ਇਹੀ ਦਿਲੀ 
ਕਾਮਨਾ ਹੈ ਇਹੀ ਅਰਦਾਸ ਹੈ : 


ਪੂਤਾ ਮਾਤਾ ਕੀ ਆਸੀਸ ॥ 
ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ 
ਸਦਾ ਭਜਹੁ ਜਗਦੀਸ ॥ 


ਸ਼ੁਭ ਅਸੀਸਾਂ ਸਹਿਤ 
ਡਾ. ਮਲਕਿਦਰ ਕੌਰ 
ਪ੍ੌਫ਼ੈਸਰ ਤੇ ਸਾਬਕਾ ਮੁਖੀ, 
ਸੀਂ ਗੁਰੂ ਰਥ ਸਾਹਿਬ ਅਧਿਐਨ ਵਿਭਾਗ, 
ਪੰਜਾਬੀ ਯੂਨੀਵਰਸਿਟੀ, ਪਟਿਆਲਾ। 


10 


ਪੁਨੀਤ ਆਤਮਾ ਦਾ ਸ਼ਬਦੀ ਪੁਕਾਸ਼ 


ਆਤਮਜੋਤ ਸਿਘ ਦੀ ਜੇਠੀ ਪੁਸਤਕ “ਲਫ਼ਜ਼ੀ ਖ਼ਰਾਬ” ਪੁਨੀਤ 
ਆਤਮਾ ਦਾ ਸ਼ਬਦੀ ਪੁਕਾਸ਼ ਹੈ। 


ਉ 
ਪਹਿਲੀ ਨਜ਼ਰ 

ਪਹਿਲੀ ਨਜ਼ਰੇ ਆਤਮਜੋਤ ਸਿਘ ਦੀਆਂ ਕਵਿਤਾਵਾਂ ਕਿਸੇ 
ਦੁਨਿਆਵੀ ਰਿਸ਼ਤੇ ਵਾਲੇ “ਸੋਹਣੇ” ਨੂੰ ਸਬੋਧਤ ਲਗਦੀਆਂ ਹਨ ਪਰ 
ਜਦੋਂ ਇਨ੍ਹਾਂ ਦੀ ਰਮਜ਼ ਨੂੰ ਨੀਝ ਲਾ ਕੇ ਸੁਣੀਂਦਾ ਹੈ ਤਾਂ ਇਹ “ਸੋਹਣਾ” 
ਉਸ ਰੂਪ ਵਿਚ ਸਾਕਾਰ ਹੋਣ ਲਗਦਾ ਹੈ ਜਿਸ ਨੂੰ ਆਤਮਕ ਦ੍ਰਿਸ਼ਟੀ ਤੋਂ 
ਬੁਹਿਮੰਡ ਦਾ ਮੁਲ ਮੰਨੀਂਦਾ ਹੈ। 

ਇਸ “ਸੋਹਣੇ” ਦਾ ਆਮ ਨਾਮ ਰੱਬ ਹੈ ਪਰ ਬਾਬੇ ਨਾਨਕ ਦੀ ਗੁਰੁ 
ਮੱਤ ਅਨੁਸਾਰ ਇਸ ਨੂੰ “ਅਕਾਲ ਪੁਰਖ” ਆਖੀਦਾ ਹੈ। 

ਆਤਮਜੋਤ ਸਿਘ ਦੀ ਹਰ ਕਵਿਤਾ ਅੰਦਰੇਂ ਇਸ ਦੀ ਸਰੀਧ ਆਉਂਦੀ 
ਹੈ। ਨਿੱਕੀ ਉਮਰੇ ਇਸ ਪੱਧਰ ਦੀ ਸ਼ਬਦ ਰਚਨਾ ਕਰਨੀ ਆਤਮਜੋਤ 
ਸਿਘ ਅੰਦਰ ਨਿਵਾਸ ਕਰਦੀ ਰੁਹਾਨੀ ਸਿਰਜਣਾਤਮਕ ਪ੍ਰਤਿਭਾ ਦੀ 
ਕਨਸੋ ਪਾਉਂਦੀ ਹੈ। 

ਇੱਕੀਵੀਂ ਸਦੀ ਦੀ ਪੰਜਾਬੀ ਕਵਿਤਾ ਵਿਚ ਉਸ ਦੀ ਇਹ ਪੁਸਤਕ 
ਬਹੁਤ ਸਭਾਵਨਾਵਾਂ ਨਾਲ ਭਰਪੂਰ ਹੈ ।ਪੰਜਾਬੀ ਦੇ ਸਿਰਜਣਾਤਮਕ ਸਾਹਿਤ 
ਅੰਦਰ ਇਹ ਪੁਸਤਕ ਨਿਵੇਕਲੀ ਪਹਿਚਾਣ ਬਣਾਉੱਦੀ ਮਹਿਸੂਸ ਹੋ ਰਹੀ 
ਹੈ। 


ਸਾ 
ਇਕੋ ਨਾਮ 

ਪੰਜਾਬੀ ਲੋਕ, ਖਾਸ ਕਰਕੇ ਸਿੱਖ ਪੰਜਾਬੀ ਲੋਕ ਬਾਬੇ ਨਾਨਕ ਰਾਹੀਂ 
“ਅਕਾਲ ਪੁਰਖ” ਨੂੰ ਆਪਣਾ ਸਾਹ ਮੰਨਦੇ ਹਨ। ਆਤਮਜੋਤ ਸਿਘ ਦੀਆਂ 
ਕਵਿਤਾਵਾਂ ਵੀ ਇਸ ਸੋਚ ਦੀ ਪੁਸ਼ਟੀ ਕਰਦੀਆਂ ਹਨ । ਇਨ੍ਹਾਂ ਵਿਚ ਇਸ 
ਸੋਚ ਦਾ ਬਹੁਤ ਹੀ ਸੂਖਮ ਢੈਗ ਨਾਲ ਸਹਿਜ ਪੁਕਾਸ਼ ਹੁੰਦਾ ਹੈ। ਇਹ 
ਪ੍ਕਾਸ਼ ਐਨਾ ਸਹਿਜ ਹੈ ਕਿ ਕਵੀ ਮਨ ਦਾ ਕੋਈ ਵੀ ਸ਼ਬਦ ਵਿਸ਼ੇਸ਼ 
ਯਤਨ ਦਾ ਧਾਰਨੀ ਨਹੀਂ ਲਗਦਾ ਸਗੋਂ ਆਪ ਮੁਹਾਰੇ ਲਿਖਿਆ ਗਿਆ 
ਮਹਿਸੂਸ ਹੁੰਦਾ ਹੈ। ਸਮੁੱਚੀਆਂ ਕਵਿਤਾਵਾਂ ਵਿਚ ਨਾਨਕ ਨਾਲ ਰਬਾਬ 
ਵੀ ਅਕਾਲਪੁਰਖ ਦਾ ਹੀ ਨਾਮ ਹੋ ਗਈ ਹੈ। ਇਹ ਤਿੰਨੋਂ ਸ਼ਬਦ ਇਕੋ- 
ਭਾਵੀ ਹੋ ਗਏ ਹਨ । 

ਇਸ ਪੁਸਤਕ ਦੀ ਇਹ ਸਿਫ਼ਤ ਇਸ ਨੂੰ ਹੋਰ ਵੀ ਵਡਭਾਗੀ 
ਬਣਾਉਂਦੀ ਹੈ। 


ਦੁ 
ਇਕ ਰੰਗ 

ਇਸ ਪੁਸਤਕ ਦੇ ਨਿਵੇਕਲੇ ਰੰਗ ਨੂੰ ਮਾਨਣ ਲਈ ਹੇਠ ਲਿਖੇ ਕਾਵਿ- 
ਬਦਾਂ ਦਾ ਪਾਠ ਅਨੰਦਮਈ ਹੋਵੇਗਾ: 
ਨਰਾਜ਼ ਗ਼ਜ਼ਲਾਂ ਨੇ ਸੁਰਾਂ ਨਾਲ ਰਾਜ਼ੀ ਹੋ ਜਾਣਾ 
ਜਦ ਰਬਾਬੀ ਧੁਨਾਂ ਨੇ ਧੜਕਣ ਨਾਲ ਇਕ ਹੋ ਜਾਣਾ 
ਤੇਰਾ ਜ਼ਿਕਰ ਏ ਹੋਣਾ। 

(ਤੇਰਾ ਜ਼ਿਕਰ) 

ਤੇਰੇ ਹੱਥ ਦੀਆਂ ਲੀਕਾਂ “ਚੋਂ ਦਰਿਆ ਵਹਿੰਦੇ ਨੇ 
ਸੂਰਜ ਨਮਨ ਕਰ ਤੇਰੇ ਚਰਨੀ ਲਹਿਦੇ ਨੇ 


1 


ਸੁਣਿਆ ਲਾਹੌਰੇਂ ਪੰਛੀ ਆਣ ਹਰਿਮੰਦਰ ਬਹਿੰਦੇ ਨੇ 
ਤੇਰੇ ਹੀ ਲਫ਼ਜ਼ਾਂ ਨੂੰ ਲਿਖਾਰੀ ਲੁਗ਼ਤ ਕਹਿੰਦੇ ਨੇ 
ਤੇਰੀ ਇਹ ਸਿਫ਼ਤ ਤੇ ਕਰਾਮਾਤ ਹੀ 
ਤੇਰੇ ਇਸ਼ਕ ਦੀ ਬਾਤ ਹੈ। 
(ਇਸ਼ਕ ਦੀ ਬਾਤ) 


ਚਾਵਾਂ ਭਰੇ ਮੋਰ ਪੈਲਾਂ ਪਾ ਰਹੇ ਨੇ 
ਚਿੜੀਆਂ ਨੇ ਇਕ ਮਹਿਫ਼ਲ ਲਾਈ 
ਮਿੱਠੀ ਕੂਕ “ਚ ਸੁਣੀਆਂ ਤਰਗਾਂ 
ਮਰਦਾਨੇ ਦੇ ਰਬਾਬ ਦੀਆਂ। 
(ਮੁਸਾਫ਼ਰ ਪਰਤ ਆਏ) 


ਸ 
ਉਮੰਗ 

ਇਨ੍ਹਾਂ ਕਵਿਤਾਵਾਂ ਦੀ ਇਕ ਖ਼ੂਬੀ ਜੋਸ਼ ਭਰਪੂਰ ਉਮੀਦ ਦਾ ਆਲਮ 
ਸਿਰਜਣਾ ਹੈ ਅਤੇ ਉਸ ਅੰਦਰ ਜੀਵਨ ਜਿਊਣ ਦੀ ਉਮੰਗ ਨੂੰ ਪਾਲਣਾ 
ਹੈ। 


ਹ 
ਸਮਕਾਲ 

ਇਹ ਕਵਿਤਾਵਾਂ ਸੈਨ ਸੈਤਾਲੀ ਦੀ ਪੀੜ ਨੂੰ ਵੀ ਮਹਿਸੂਸ ਕਰਵਾਉਂਦੀਆਂ 
ਹਨ। 

ਗੁਰੂ ਗੋਬਿਦ ਸਿੰਘ ਦੇ ਸੰਦੇਸ਼ ਨੂੰ ਵੀ ਸਮਝਾਉਂਦੀਆਂ ਹਨ ਅਤੇ 
ਸਰਹਿੰਦ ਦੇ ਸਾਕੇ ਨੂੰ ਵੀ ਸਿਮਰਦੀਆਂ ਹਨ। 

ਇਹ ਵੇਖਣ ਵਾਸਤੇ “ਲਾਹੌਰ', “ਤੂੰ ਹੀ ਸ਼ਾਹ ਸੁਲਤਾਨ” ਕਵਿਤਾਵਾਂ 


13 


ਪੜ੍ਹਕੇ ਕਵਿਤਾ “ਢੂੰਡ ਫਿਰੀ” ਦਾ ਇਹ ਬਦ ਵੀ ਵਾਚੋ : 


ਵੇ ਢੁਡਣ ਨੂੰ ਤੂੰ ਆਪਾ ਢੂੰਡ 

ਹਰ ਦਰ “ਤੇ ਸਿਰ ਨੀ ਝੁਕਾਈਦਾ 
ਜਾ ਪੁੱਛ ਲੈ ਸਰਹਿਦ ਦੀ ਮਿੱਟੀ ਤੋਂ 
ਕਿੰਝ ਵਫ਼ਾ ਲਈ ਸਭ ਲੁਟਾਈਦਾ। 


ਕੰ 
ਸਿਫ਼ਤ 
ਭਰਪੂਰ ਹਨ। ਕੋਈ ਵੀ ਕਵਿਤਾ ਬੋਝਲ ਤੇ ਬਣਾਉਟੀ ਸੁਭਾਅ ਦੀ ਧਾਰਨੀ 
ਨਹੀਂ ਹੈ। 

ਇਨ੍ਹਾਂ ਦੀ ਤੋਰ ਦਰਿਆ ਦੀ ਉਸ ਰਵਾਨਗੀ ਵਰਗੀ ਹੈ ਜਿਹੜਾ 
ਹਾਲੇ ਹੁਣੇ ਹੀ ਆਪਣੇ ਸੋਮੇ ਅੰਦਰੋਂ ਫੋਟੇ ਸੌਚੇ ਪਾਣੀਆਂ ਸਮੇਤ ਪਹਾੜਾਂ 
“ਚੋਂ ਰਾਹ ਬਣਾਉਂਦਾ ਤੁਰਨ ਲੌਗਾ ਹੋਵੇ। ਪੁਨੀਤ-ਭਾਵੀ ਸ਼ਬਦਾਂ ਨਾਲ 
ਰਚੀਆਂ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਮਨ ਰੁਹਾਨੀਰਸ ਨਾਲ ਸੁਆਦ 
ਸੁਆਦ ਹੋਣ ਲਗਦਾ ਹੈ। 

ਰੁਪ ਪੱਖੋਂ ਇਹ ਕਵਿਤਾਵਾਂ, ਗੀਤ , ਗ਼ਜ਼ਲ ਤੇ ਨਜ਼ਮ ਵਰਗੀਆਂ 
ਕਰਾਉਣ ਦਾ ਯਤਨ ਕਰਦੀਆਂ ਹਨ। 

ਪੂਰੀ ਪੁਸਤਕ ।।ਸੋਹਣੇ।। ਦੇ ਅਹਿਸਾਸ ਨਾਲ ਝੂਮਦੀ ਇਕੋ ਹੀ 
ਕਵਿਤਾ ਹੋ ਗਈ ਹੈ। 

ਇਹ ਪੁਸਤਕ ਆਤਮਜੋਤ ਸਿਘ ਦੇ ਇਕਾਗਰ ਚਿੰਤ ਦੀ ਸੌਚੀ 
ਸਿਰਜਣਾ ਹੈ। 


ਖ਼ 
ਅਸੀਸ 

ਆਤਮਜੋਤ ਸਿੰਘ ਦੀ ਇਹ ਜੇਠੀ ਪੁਸਤਕ ਇਕ ਉਮੀਦ “ਤੇਰਾ 
ਜ਼ਿਕਰ” ਨਾਲ ਖੁਲ੍ਹਦੀ ਹੈ ਤੇ “ਜਲਦ ਮਿਲਾਂਗੇ” ਦੇ ਭਰੋਸੇ ਨਾਲ ਸੈਪੂਰਨ 
ਹੁੰਦੀ ਹੈ। 

ਕਿਤਾਬ ਦਾ ਹਰ ਲਫ਼ਜ਼ ਉਮੰਗ ਭਰਪੂਰ ਹੈ। 

ਪੁਸਤਕ “ਲਫ਼ਜ਼ੀ ਸ਼ਰਾਬ” ।।ਸੋਹਣੇ।। ਦੀ ਦੀਦਾਰ ਨਿਸ਼ਾਨੀ ਹੈ। 

ਨਿਸ਼ਾਨੀ ਸਭਾਲਯੋਗ ਹੁੰਦੀ ਹੈ। 

ਇਸ ਵਿਸ਼ਵਾਸ ਨਾਲ ਆਤਮਜੋਤ ਸਿਘ ਦੀ ਇਹ ਜੇਠੀ ਕਿਤਾਬ 
ਅਸੀਸ ਯੋਗ ਹੈ। 


ਅਪੈਲ 2019 (ਵਿਸਾਖੀ) 
ਡਾ. ਗੁਰਨਾਇਬ ਸਿਘ 
ਪ੍ੌਫ਼ੈਸਰ ਤੇ ਸਾਬਕਾ ਮੁਖੀ, 
ਭਾਈ ਵੀਰ ਸਿਘ ਚੇਅਰ, 
ਪੰਜਾਬੀ ਯੂਨੀਵਰਸਿਟੀ, ਪਟਿਆਲਾ। 


ਆਤਮਜੋਤ ਸਿਘ 


ਅਧਿਆਤਮਕ ਅਤੇ ਪ੍ਾਕ੍ਰਿਤਕ ਮੰਜ਼ਰਾਂ ਦਾ ਚਾਹਵਾਨ ਲਿਖਾਰੀ 
ਆਤਮਜੋਤ ਸਿਘ ਇਕ ਰੌਸ਼ਨ ਦਿਮਾਗ ਦਾ ਮਾਲਕ ਹੈ। ਇਸ ਕਿਤਾਬ 
ਵਿਚ ਆ ਜਾਂਦਾ ਹੈ । ਕਵਿਤਾਵਾਂ ਵਿਚ ਕੀਤੇ ਪ੍ਾਕ੍੍‌ਤੀ ਚਿੱਤਰਨ ਸੱਚਮੁਚ 
ਮਨ ਨੂੰ ਮੋਹ ਲੈਣ ਵਾਲੇ ਹਨ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹਕੇ ਇਉਂ ਮਹਿਸੂਸ 
ਹੁੰਦਾ ਹੈ, ਮਾਨੋ ਆਤਮਜੋਤ ਇਕ ਐਸਾ ਪਰਿੰਦਾ ਹੈ, ਜਿਸ ਦੇ ਜਿਸਮ ਤੋੱ 
ਪਰਵਰਦਗਾਰ ਦੀ ਤਲਾਸ਼ ਕਾਰਨ ਖੰਭ ਉੱਗ ਆਏ ਹੋਣ ਤੇ ਹੁਣ ਉਹ 
ਕਦੇ ਉੱਚੇ ਅੰਬਰਾਂ ਵਿਚ ਉਡਾਰੀਆਂ ਲਾਉਂਦਾ ਤੇ ਕਦੇ ਰੁੱਖਾਂ “ਤੇ 
ਚਹਿਚਹਾਉਂਦੇ ਹੋਰ ਪਰਿਦਿਆਂ ਨਾਲ ਪੇਮ ਭਾਵ ਸਾਂਝੇ ਕਰਦਾ ਹੈ। ਉਸ 
ਦਾ ਮਨ ਕਾਦਰ ਤੇ ਕਾਦਰ ਦੁਆਰਾ ਸਾਜੀ ਕੁਦਰਤ ਤੋਂ ਮੋਹਿਆ ਗਿਆ 
ਹੈ। ਕਾਦਰ ਅਤੇ ਕੁਦਰਤ ਦੇ ਜਲਵੇ ਤੋ ਸਮੁੱਚੀ ਮਾਨਵ ਕੌਮ ਬਹੁਤ 
ਪ੍ਭਾਵਿਤ ਹੈ। ਸੋ ਇਹ ਕਵਿਤਾਵਾਂ ਮਾਨਵ ਨੂੰ ਉਸਦੇ ਆਪੇ ਨਾਲ 
ਮਿਲਾਉਂਦੀਆਂ ਤੇ ਵਿਸਮਾਦੀ ਰਸ ਭਰਨ ਦਾ ਕੈਮ ਕਰਦੀਆਂ ਹਨ । ਇਸ 
ਕਿਸੇ ਆਜ਼ਾਦ ਸੋਚ ਨੂੰ ਜਨਮ ਦਿਦੀਆਂ ਹਨ। ਮੈਂ ਤੋਂ ਤੂ” ਹੋਣ ਵਾਲੀ 
ਤੜਪ ਬਿਰਹੋਂ ਦੇ ਭਾਵਾਂ ਨੂੰ ਵਿਅਕਤ ਕਰਦੀ ਹੈ, ਜੋ ਹਰ ਜਗਿਆਸੂ 
ਅੰਦਰ ਕਾਦਰ ਪ੍ਰਤੀ ਤਾਂਘ ਨੂੰ ਹੋਰ ਗੂੜ੍ਹਾ ਕਰ ਦਿਦੀ ਹੈ। ਗੁਰੁ ਸਾਹਿਬਾਨ 
ਨੂੰ ਆਪਣੇ ਸਨਮੁਖ ਰੱਖਕੇ ਧਾਰਮਿਕ ਜਗਤ ਅੰਦਰ ਪੱਬ ਰੱਖਣ ਦੀ ਕਲਾ, 
ਹਰਿਮੰਦਰ ਦਾ ਕੀਰਤਨ-ਰਸ, ਸ਼ਰੋਮਣੀ ਅੱਖਰਾਂ ਦਾ ਆਗਾਜ਼, ਖੇਰਾਂ ਦੀਆਂ 
ਗੱਲਾਂ, ਯੋਧਿਆਂ ਦਾ ਸਤਿਕਾਰ ਤੇ ਲਾਹੌਰ ਪ੍ਰਤੀ ਪਾਕ ਮੁਹੱਬਤ ਆਦਿ 
ਕਵਿਤਾਵਾਂ ਵਿਚ ਮੌਜੂਦ ਅਜਿਹੀਆਂ ਰੌਸ਼ਨ ਰਿਸ਼ਮਾਂ ਹਨ, ਜੋ ਗੈਨੇ ਦੇ 
ਰਸ ਵਾਂਗ ਮਿੱਠੀਆਂ ਜਾਪਦੀਆਂ ਹਨ। ਇਨ੍ਹਾਂ ਕਵਿਤਾਵਾਂ ਦੁਆਰਾ ਹਰ 


16 


ਕੋਈ ਖ਼੍ਹਾਬਾਂ ਦੇ ਸਾਗਰ “ਚ ਤਾਰੀਆਂ ਲਾ ਸਕਦਾ ਹੈ। ਇਨ੍ਹਾਂ ਸਾਗਰਾਂ 
ਵਿਚੋਂ ਲਫ਼ਜ਼ਾਂ ਦੇ ਮੋਤੀ ਕੌਢਕੇ, ਉਨ੍ਹਾਂ ਨੂੰ ਇਕ ਲੜੀ ਵਿਚ ਪ੍ਰੰਣ ਦਾ ਕੈਮ 
ਕਵੀ ਨੇ ਬਹੁਤ ਹੀ ਸੁਹਜਮਈ ਢੈਗ ਨਾਲ ਪੂਰਾ ਕੀਤਾ ਹੈ। ਸੋ ਜ਼ਾਹਿਰ ਹੈ 
ਕਿ 'ਲਫ਼ਜ਼ੀ ਖ਼ਰਾਬ' ਆਪਣੇ ਆਪ ਵਿਚ ਇਕ ਢੁੱਕਵਾਂ ਸਿਰਲੇਖ ਹੈ । ਮੇਰੀ 
ਦਿਲੀ ਤਮੰਨਾ ਹੈ ਕਿ ਆਤਮਜੋਤ ਸਿਘ ਅਧਿਆਤਮਕ ਗਿਆਨ ਵਿਚ 
ਵਿਗਸਦਾ ਰਹੇ, ਰੌਸ਼ਨ ਰਹੇ। ਰੱਬੀ ਰਮਜ਼ਾਂ ਦੇ ਮਹਿਲ ਅੰਦਰ ਅਕਸਰ 
ਉਸਦਾ ਵਾਸਾ ਰਹੇ। 


ਰਜਿਦਰ ਕੌਰ 

ਰਿਸਰਚ ਸਕਾਲਰ, 

ਸੀ ਗੁਰੁ ਰਥ ਸਾਹਿਬ ਅਧਿਐਨ ਵਿਭਾਗ, 
ਪੰਜਾਬੀ ਯੂਨੀਵਰਸਿਟੀ, ਪਟਿਆਲਾ। 


ਕਾਸ਼ਨੀ ਅਲਫ਼ਾਜ਼ 


ਤਾਰਿਆਂ ਦੀ ਲਿਸ਼ਕ ਦੀ ਨਕਲ ਕਰਦੇ ਪਾਣੀ 'ਚ ਘੁਲੇ ਮੋਤੀ, 
ਹਰਿਆਂ ਮੇਦਾਨਾਂ ਨੂੰ ਸੋਹਦੇ ਸਰੋਂ ਦੇ ਹੁਲਾਰੇ, ਬੇਲਿਆਂ ਦੇ ਵਿਚ ਲੁਕਣ 
ਮੀਚੀ ਖੇਡਦਾ ਚਨ ਦਾ ਚਾਨਣ, ਧੁੱਪਾਂ ਦੀ ਗ਼ਜ਼ਲ ਜੋ ਸ਼ਾਮ ਗਾਉਂਦੀ ਹੈ, 
ਰੰਗ ਜੋ ਅਸਮਾਨ ਤੋਂ ਫੜ ਫੜ ਕੇ ਧਰਤੀ ਦੇ ਬੀਂਡਿਆਂ ਦੀ ਪਿੱਠ “ਤੇ 
ਸਜਾਏ ਜਾਂਦੇ ਨੇ, ਮੇਰੇ ਖ਼ਿਆਲ, ਮੇਰੇ ਖ਼ਾਬ, ਮੇਰੇ ਅੱਖਰ, ਇਹਨਾਂ ਤੋੱ 
ਹੀ ਉਪਜੇ ਹਨ । ਮੇਰੇ ਇਸ਼ਕ ਦੀ ਕਹਾਣੀ ਇਹਨਾਂ ਤੋਂ ਹੀ ਸ਼ੁਰੂ ਹੈਦੀ ਹੈ। 
ਮੇਰਾ ਮਨ ਇਹਨਾਂ ਨਜ਼ਾਰਿਆਂ ਦੇ ਇਰਦ ਗਿਰਦ ਹੀ ਆਪਣਾ ਜਹਾਂ 
ਵਸਾ ਲੈਂਦਾ ਹੈ ।ਫਿਰ ਇਕ ਦਿਨ ਕੈਨੀ ਮਿੱਠੀ ਜਿਹੀ ਧੁਨ ਪੈਂਦੀ ਹੈ। ਇਸ 
ਦੇ ਬਾਅਦ ਚਿੜੀਆਂ ਦਾ ਚਹਿਚਹਾਉਣਾ, ਵਣਾਂ “ਚ ਲੱਗੀ ਰੱਬ ਦੇ 
ਗੀਤਕਾਰਾਂ ਦੀ ਮਹਿਫ਼ਲ ਦੀ ਗੁਫ਼ਤਗੂ ਹੋਰ ਵੀ ਸੁਰੀਲੀ ਹੋ ਜਾਂਦੀ ਹੈ, 
ਜਿਸ ਦਾ ਵਿਕਾਸ ਕਿਸੇ ਰਬਾਬ ਵਿਚੋਂ ਪੈਦਾ ਹੋਇਆ ਲੌਗਦਾ ਹੈ। ਇਹ 
ਸੋਚ ਦੇ ਬੂਹੇ ਖੜਕਾਉਣ ਤੇ ਇਸ਼ਕ ਨੂੰ ਹੁੰਗਾਰਾ ਦੇਣ ਵਾਲੀ ਬਾਂਗ 
ਵਰਗੀ ਹੁੰਦੀ ਹੈ । ਇਕ ਖ਼ਤ ਵੀ ਮਿਲਦਾ ਹੈ, ਜਿਸ ਦੇ ਅੱਖਰਾਂ ਦੀ ਲਾਲੀ 
ਇਨੀ ਕੁ ਤੇਜ ਹੁੰਦੀ ਹੈ ਕਿ ਜਿਵੇਂ ਸੂਰਜ ਨੇ ਆਪਣਾ ਸਭ ਤੋਂ ਸੱਜਰਾ 
ਹਿੱਸਾ ਪਿਘਲਾ ਕੇ ਸਿਆਹੀ ਬਣਾਈ ਹੋਵੇ ਤੇ ਆਪਣੇ ਬਿਬੇਕ ਨਾਲ 
ਸ਼ਰੋਮਣੀ ਅੱਖਰ ਰਚੇ ਹੋਣ । ਮੈਂ ਇਸ ਖ਼ਤ ਦਾ ਪਤਾ ਲੱਭਦਿਆਂ ਲੱਭਦਿਆਂ 
ਹੀ ਕੁਦਰਤ ਦੀ ਗਲਵਕੜੀ ਵਿਚ ਜਾ ਪੁੱਜਦਾ ਹਾਂ। ਉਸ ਦਾ ਨਿੱਘ 
ਇਨਾ ਕੁ ਦਿਲਨਸ਼ੀਂ ਲੱਗਦਾ ਹੈ ਕਿ ਮੈਂ ਸਦਾ ਲਈ ਉਸ ਦਾ ਬਣ ਕੇ ਰਹਿ 
ਜਾਂਦਾ ਹਾਂ। 


ਇਸ ਕਿਤਾਬ ਦਾ ਮਕਸਦ ਮੈਨੂੰ ਮੇਰੇ ਨਾਲ ਰੂਬਰੂ ਕਰਾਉਣਾ ਹੈ । ਮੈਂ 

ਆਪਣੇ ਅੱਖਰਾਂ ਤੋਂ ਉਪਜੇ ਅਹਿਸਾਸ ਨੂੰ ਬਖਸ਼ਿਸ਼ ਵਿਚ ਮਿਲਿਆ ਤੋਹਫ਼ਾ 

ਸਮਝਦਾ ਹਾਂ, ਜੋ ਹਰਿਮੰਦਰ ਵਿਚ ਬੈਠ ਕੇ ਗੁਰੂ ਸ਼ਬਦ ਨੂੰ ਧਿਆਉਣ 

ਨਾਲ ਪ੍ਰਾਪਤ ਹੋਇਆ ਹੈ। ਇਸ ਕਿਤਾਬ ਦੇ ਰਾਹੀਂ ਮੈਂ ਆਪਣੇ ਅੰਦਰ 
18 


ਲੁਕੇ ਇਕ ਰਾਹੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ।ਉਹ ਰਾਹੀ ਜਿਸ ਦਾ 
ਮਨ ਹਰਿਮੰਦਰ ਦੀ ਬੇਰੀ “ਤੇ ਬੈਠੀਆਂ ਚਿੜੀਆਂ ਵਾਂਗ ਚਹਿਚਹਾਉਂਦਾ 
ਹੈ, ਉਹ ਬੇਰੀ ਜੋ ਹਵਾਵਾਂ ਦੇ ਨਾਲ ਲਹਿਰਾਉਂਦੀ ਹੈ ਤੇ ਸੁਰਜ ਦੀਆਂ 
ਕਿਰਨਾਂ ਵਿਚ ਰੁਸ਼ਨਾਉਂਦੀ ਹੈ । 


ਚਕੋਰ ਦੀ ਉਹ ਚਾਹਤ 

ਜੋ ਨਾਲ ਸੋਹਣੇ ਮਹਿਤਾਬ ਦੇ 
ਆਤਮ ਦੀ ਕੁਦਰਤ ਨੇ ਸਜਾਏ 
ਅੱਜ ਦਿਲ “ਚ ਲਫ਼ਜ਼ੀ ਖ਼ਾਬ ਨੇ। 


ਮੇਰੇ ਖ਼ਿਆਲ ਜੋ ਇਹਨਾਂ ਖ਼ਹਾਬਾਂ ਦੀ ਬਣਾਵਟ ਦੇ ਕਾਰੀਗਰ ਨੇ, 
ਮੈਂ ਇਹਨਾਂ ਖ਼ਿਆਲਾਂ ਦਾ ਧਿਆਨ ਰਖ ਕੇ ਇਹਨਾਂ ਨੂੰ ਗਾਉਣਾ ਚਾਹੁੰਦਾ 
ਹਾਂ। ਮੌਸਮਾਂ ਨੂੰ ਪਾਉਣ ਦੀ ਚਾਹਤ ਤੇ ਸਗਲ ਧਰਤ ਉੱਤੇ ਹੁੰਦੀਆਂ ਖੇਡਾਂ 
ਨੂੰ ਅੱਖਰਾਂ “ਚ ਸਮੇਟ ਲੈਣ ਵਾਲੀ ਅਸਚਰਜਤਾ ਦੀ ਬਦੌਲਤ ਹੀ ਮੇਰੇ 
ਅੰਦਰਲੇ ਲਫ਼ਜ਼ੀ ਸ਼ਰਾਬ ਨੇ ਜਨਮ ਲਿਆ ਹੈ। ਇਹ ਖ਼ਿਆਲ, ਇਹ ਅੱਖਰ 
ਜੋ ਅੰਬਰ 'ਚ ਘੁਲੇ ਬੱਦਲਾਂ ਦੇ ਰੂਪ ਵਾਂਗਰਾਂ ਮੁੱਕਣ ਵਾਲੇ ਨਹੀਂ । ਇਹਨਾਂ 
ਨੂੰ ਅਹਿਸਾਸਾਂ ਦੀ ਕਮੀ ਨਹੀਂ, ਸਾਗਰਾਂ ਦੀ ਗਹਿਰਾਈ ਵਾਂਗ ਇਹ ਵੀ 
ਸਭ ਕੁਝ ਸਮਾ ਲੈਣ ਵਾਲੇ ਹਨ। 


ਕੀ ਮੇਰੇ ਅੰਦਰ ਲੁਕੀ ਕਲਾ ਇਹਨਾਂ ਦਾ ਜਵਾਬ ਹੈ ? 
ਕੀ ਇਸ ਤੜਪ ਦਾ ਇਹ ਕਲਮ ਹੀ ਇਲਾਜ ਹੈ ? 
ਇਹ ਅਸਚਰਜਤਾ ਕਦੇ ਨਾ ਖਤਮ ਹੋਣ ਵਾਲੀ ਉਹ ਕਸ਼ਿਸ਼ ਹੈ ਜੋ 
ਨਿਰਤਰ ਆਪਣੀ ਮੰਜ਼ਿਲ ਵੱਲ ਵੱਧਦੀ ਜਾ ਰਹੀ ਹੈ। ਮੇਰੀ ਤਮੰਨਾ ਹੈ ਕਿ 
ਇਹ ਚਿਗਾਰੀ ਹੁਣ ਅੱਗ ਦਾ ਭੇਸ ਵਟਾ ਲਏ। ਮੇਰੀ ਕੋਸ਼ਿਸ਼ ਹੈ ਕਿ 
ਰਬਾਬ 'ਚੋਂ ਨਿਕਲੀਆਂ ਧੁਨਾਂ ਨੂੰ ਤੇ ਅੰਬਰ ਧਰਤੀ ਦੇ ਵਿਚਾਲੇ ਸਜੀ 


19 


ਕੁਦਰਤ ਨੂੰ ਮੈਂ ਲਫ਼ਜ਼ੀ ਰੂਪ ਦੇ ਸਕਾਂ ।ਮੇਰੇ ਲਈ ਉਹ ਸਭ ਅਜ਼ੀਜ਼ ਪਲ ਨੇ 
ਜਿਸ “ਚ ਵਗ ਰਹੇ ਝਰਨਿਆਂ ਤੋਂ ਉੱਡਦੀਆਂ ਹਵਾਵਾਂ ਮੈਨੂੰ ਆਪਣਾ 
ਹਾਲ ਸੁਣਾਉਂਦੀਆਂ ਨੇ । ਉਹ ਹਰ ਇਕ ਪਲ ਬੇਹੱਦ ਅਣਮੁੱਲਾ ਹੈ ਜਦ 
ਮੇਰੇ ਸੀਨੇ “ਚ ਫ਼ਹਾਰਾ ਜਿਹਾ ਉੱਠਦਾ ਹੈ, ਨਵੀਆਂ ਰੁੱਤਾਂ ਨੂੰ ਅਪਨਾਉਣ 
ਦਾ ਤੇ ਨਵੇਂ ਰਾਹਾਂ ਨੂੰ ਪਾਉਣ ਦਾ। ਮੈਂ ਸਮਝਦਾ ਹਾਂ ਕਿ ਸਾਨੂੰ ਆਪਣੀ 
ਚਾਹਤ ਨੂੰ ਕਦੇ ਬੁਝਾਉਣਾ ਨਹੀਂ ਚਾਹੀਦਾ ਕਿਉਂਕਿ ਦਰਵੇਸ਼ ਸਭ ਜਾਣਦੇ 
ਨੇ, ਇਨਾ ਕੁ ਤਾਂ ਸਾਨੂੰ ਤੋਹਫ਼ਾ ਬਖਸ਼ਣਗੇ ਕਿ ਸਾਡੇ ਵਿਚ ਇਹ ਸਿਦਕ 
ਜਾਗ ਪਵੇ ਕਿ ਜੋ ਅੰਦਰ ਲੁਕਿਆ ਹੈ, ਉਸ ਨੂੰ ਜਾਣੇ ਬਿਨ੍ਹਾਂ ਰਕੀਏ ਨਾ। 


ਕੁਦਰਤ ਦੀ ਹਰਕਤ 

ਕਾਸ਼ਨੀ ਅਲਫ਼ਾਜ਼ਾਂ ਦੀ ਹਰਕਤ 
ਬੇਫ਼ਿਕਰੇ ਖ਼ੁਮਾਰਾਂ ਦੀ ਹਰਕਤ 

ਹਰਕਤ ਹੀ ਲਿਆਵੇ ਕਲਾ “ਚ ਬਰਕਤ। 


ਮੇਰੇ ਅੰਦਰੋਂ ਫੁੱਟੀ ਕਲਾ ਨੇ ਆਪਣੀ ਕੋਮਲ ਅਵਸਥਾ ਵਿਚ ਜਨਮ 
ਲੈਣਾ ਹੈ। ਮੇਰੇ ਅੰਦਰਲੀ ਕੁਦਰਤ ਦੀ ਹਰਕਤ ਨੇ ਮੇਰੀ ਕਲਾ ਨੂੰ ਨਿਖਾਰ 
ਦੇਣਾ ਹੈ । ਜਿਵੇਂ ਫੁੱਲਾਂ ਦੀ ਹਰਕਤ ਤੋਂ' ਬਿਨ੍ਹਾਂ ਬਾਗ ਨਹੀਂ ਹੰਦੇ ਤੇ ਸੁਰਾਂ 
ਦੀ ਹਰਕਤ ਤੋਂ ਬਿਨ੍ਹਾਂ ਰਾਗ ਨਹੀਂ ਹੁੰਦੇ । ਹਰਕਤ ਹੈ ਤਾਂ ਬਰਕਤ ਹੈ । 


ਕੁਦਰਤ ਦਾ ਇਸ਼ਕ ਵੀ ਮੇਰੇ ਇਸ਼ਕ ਨੂੰ ਸਜਾਏਗਾ। 


ਜਿਸ ਗੱਲ ਦੀ ਪੜਚੋਲ ਸੀਮਤ ਨਹੀਂ, ਜਿਸ ਦਾ ਸਦਾ ਹੀ ਵਿਕਾਸ 
ਹੁੰਦਾ ਰਹੇਗਾ । ਐਸੀ ਹੀ ਗੱਲ ਹੈ ਇਸ ਇਸ਼ਕ ਦੀ, ਜੋ ਕਣੀਆਂ ਦੇ ਵਿਚ 
ਭਿੱਜਕੇ ਧਰਤੀ ਦੀ ਸੋਭਾ ਵਧਾਏਗਾ, ਜਿਸ ਦਾ ਵਜੂਦ ਉੱਗਦੇ ਫੁੱਲਾਂ ਦੀ 
ਖ਼ੁਸ਼ਬੂ ਦੇ ਵਿਚ ਮਿਲ ਜਾਏਗਾ। ਕੁਦਰਤ ਦੀ ਸੈਰ ਕਰਦਿਆਂ ਤਿਤਲੀਆਂ, 


20 


ਭਰਿੰਡਾਂ ਜਦ ਇਹਨਾਂ ਫੁੱਲਾਂ “ਤੇ ਜਸ਼ਨ ਮਨਾਉਣਗੀਆਂ ਤਾਂ ਇਹਨਾਂ ਦਾ 


ਇਸ ਇਸ਼ਕ ਨਾਲ ਜਦ ਸਾਰਾ ਜਗ ਰੁਬਰੂ ਹੋ ਜਾਵੇਗਾ, ਫਿਰ ਮੈਂ ਸੋਚਾਂਗਾ, 
ਕਿ ਇਹ ਅਹਿਸਾਸ ਜੋ ਮੇਰੇ ਵਿਚ ਹੈ, ਕੀ ਇਹ ਤੇਰੇ ਵਿਚ ਵੀ ਹੈ, ਕੀ 
ਇਹ ਸਭ ਦੇ ਵਿਚ ਹੈ ॥। ਸ਼ਾਇਦ ਇਸ ਗੱਲ ਦਾ ਜਵਾਬ ਲੱਭਦੇ ਲੱਭਦੇ ਹੀ 
ਗਾਵਾਂਗਾ। 


ਮੌਲਾ ਮੌਲਾ ਆਖ ਦਿਲਾਂ ਦੀ ਗਰਜ ਇਸ ਸ਼ਾਮ ਨੂੰ 
ਬੁੱਕਲ ਪਾ ਸੈਂ ਗਈ ਕਾਇਨਾਤ ਤੇਰੇ ਨਾਮ ਨੂੰ 
ਵਿਚ ਡਿੱਗੀ ਮੈਂ ਖ਼ਦਾਈ ਤੇ ਚੜ੍ਹੀ ਓਹਦੇ ਦਾਮ ਨੂੰ 
ਮਸੱਰਤ ਵਿੱਚ ਲਿਖੇ ਹਰਫ਼ ਮੈਂ ਰਾਮ ਨੂੰ। 


ਕੋਈ ਵੀ ਕਵਿਤਾ ਜੇ ਖ਼ੁਦਾ ਜਾਂ ਕੁਦਰਤ ਤੋਂ ਵਾਂਝੀ ਰਹੀ ਹੈ ਤਾਂ ਮੇਰੇ 
ਲਈ ਉਸ ਦਾ ਨਿਰਮਾਣ ਕੱਚਾ ਰਹਿ ਗਿਆ। ਉਹ ਸਭ ਗੀਤ, ਸਭ ਧੁਨਾਂ 
ਫਿੱਕੀਆਂ ਨੇ ਜਿਸ ਨਾਲ ਇਸ਼ਕ ਨਹੀਂ ਜੜਿਆ। ਇਸ਼ਕ, ਜੋ ਪਾਕ ਹੈ, ਜੋ 
ਦੇਹਾਂ ਦੀ ਰਫ਼ਤਾਰ ਦੇਖ ਕੇ ਬਿਨਸਿਆ ਨਹੀਂ ਸਗੋਂ ਮੰਡਲ ਦੀ ਸਥਿਰਤਾ 
ਕਾਰਨ ਵਿਗਸਿਆ ਹੈ। ਆਖ਼ਿਰ ਇਸ ਇਸ਼ਕ ਨੂੰ ਸੁਣਿਆ, ਸਮਝਿਆ ਤੇ 
ਲਿਖਿਆ ਕਿਸ ਨੇ ਹੋਵੇਗਾ ? ਇੱਕੋ ਹੀ ਕੂਕ ਵਿਚੋਂ ਕਈਆਂ ਨੂੰ ਆਪਣੇ 
ਦਿਲ “ਚ ਟਹਿਲ ਰਹੇ ਕਲਾਕਾਰ ਦੀ ਪੁਕਾਰ ਸੁਣੀ ਤੇ ਕਈਆਂ ਨੇ ਸਿਰਫ 
ਸੁਰਾਂ ਨੂੰ ਹੀ ਸਮਝਣ ਦਾ ਯਤਨ ਕੀਤਾ । ਦੁਨੀਆ ਦਾ ਸਗੀਤ ਅਕਸਰ 
ਹੀ ਰੂਹਾਂ ਨੂੰ ਖਿੱਚਦਾ ਰਹੇਗਾ। ਪਰ ਖ਼ੁਦਾ ਦੀਆਂ ਤਰਗਾਂ ਉਸ ਨੂੰ ਆਪਣੇ 
ਨਾਲ ਹੀ ਲੈ ਜਾਣਗੀਆਂ ਤੇ ਉਸ ਦੀ ਬਿਰਤੀ ਧਨ ਹੋ ਜਾਵੇਗੀ। ਮੈਂ ਇਸ 
ਅਹਿਸਾਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਹੈ । ਮੇਰੇ ਖਿਆਲਾਂ ਵਿਚ 
ਚੌਥੀ ਪਾਤਸ਼ਾਹੀ ਨੇ ਵਾਸ ਕੀਤਾ ਹੈ ।ਸੋਹਣੇ ਸਜੇ ਨਜ਼ਾਰੇ ਵਿਚ ਦੋ ਪੱਥਰਾਂ 


21 


“ਤੇ ਬੈਠੇ ਮੈਂ ਤੇ ਗੁਰੂ ਰਾਮਦਾਸ। ਮੈਂ ਉਹਨਾਂ ਦਾ ਹੱਥ ਫੜਕੇ ਕੁਦਰਤ ਦੀ 
ਸੈਰ ਕੀਤੀ ਹੈ।ਉਹਨਾਂ ਨੇ ਮੈਨੂੰ ਮੇਰਾ ਮਨ ਗਾਉਣਾ ਸਿਖਾਇਆ ਹੈ। ਮੇਰੇ 
ਮੱਥੇ ਨੂੰ ਚਮਕੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਰਾਹ “ਤੇ ਤੁਰਿਆ ਰਹਾਂ। 
ਜੇ ਅਸਫ਼ਲਤਾ ਵੀ ਮਿਲੀ ਤਾਂ ਰਕੀਂ ਨਾ। ਉਹਨਾਂ ਲਈ ਮੇਰਾ ਯਤਨ 
ਕਰਨਾ, ਵਾਰ ਵਾਰ ਕਰਨਾ ਵੀ ਇਕ ਕਾਮਯਾਬੀ ਦੇ ਦਰਖ਼ਤ ਦੀ ਟਾਹਣੀ 
ਹੀ ਹੈ। ਇਸ ਮੁਬਾਰਕ ਘੜੀ ਨੂੰ ਮੈਂ ਸਦਾ ਹੀ ਧਿਆਉਂਦਾ ਰਹਾਂਗਾ। 


ਮੈਂ ਸ਼ੁਕਰ ਗੁਜ਼ਾਰ ਹਾਂ ਕਿ ਵਿਸ਼ਵ ਸਾਹਿਤ ਦੀ ਸਭ ਤੋਂ ਸੁਹਜਮਈ 
ਤੇ ਵੱਡੇ ਇਲਮ ਖ਼ਜ਼ਾਨੇ ਵਾਲੀ ਬੋਲੀ ਨਾਲ ਹੀ ਇਸ ਕਿਤਾਬ ਦਾ 
ਜਨਮ ਹੋਇਆ। ਜੋ ਕਦੇ ਖਤਮ ਹੋਣ ਵਾਲੀ ਨਹੀਂ, ਜਿਸ ਨੂੰ ਨਾ ਹੀ ਕਿਸੇ 
ਦੇ ਸਹਾਰੇ ਦੀ ਲੋੜ ਹੈ। ਇਹ ਤਾਂ ਆਪ ਹੀ ਸੇਵਾ ਕਰਾਉਣ ਵਾਲੀ ਹੈ। 
ਪੰਜਾਬੀ ਸਦਾ ਜਿਉਣ ਵਾਲੀ ਹੈ। 
ਹਕੀਕਤ ਤੇ ਇਬਾਦਤ ਦੇ ਦਰਮਿਆਨ ਭਟਕਦੇ , ਤੜਪਦੇ , ਉੱਗਦੇ 
ਜਜ਼ਬਾਤਾਂ ਦੀ ਪੋਟਲੀ ਮੈਂ ਹੁਣ ਤੁਹਾਡੇ ਹਵਾਲੇ ਕਰਦਾ ਹਾਂ । ਮੇਰੇ ਇਸ਼ਕ 
ਨੂੰ ਤੇ ਇਸ ਨੂੰ ਪੜ੍ਹਕੇ ਉਪਜੇ ਅਹਿਸਾਸ ਨੂੰ ਆਪਣੇ ਨਾਲ ਸੈਭਾਲ ਕੇ 
ਰੱਖਣਾ। 
18 ਦਸਬਰ, 2018 ਆਤਮਜੋਤ ਸਿਘ 
ਪਟਿਆਲਾ 


ਨ 


ਕੀ ਤੂੰ ਕੋਈ ਇਸ਼ਕ ਦੀ ਬਾਤ ਸਿੱਖੀ ਏ ? 
ਕੀ ਜ਼ਿਦਗੀਨਾਮਾ ਪੜ੍ਹਿਆ ਤੂੰ ? 

ਕੀ ਕੁਦਰਤ ਦੀ ਭਿੱਖਿਆ ਮੰਗੀ ਏ ? 
ਕੀ ਨਜ਼ਰਾਨਾ ਭੇਟ ਚੜ੍ਹਿਆ ? 


ਨ 


24 


ਤੇਰਾ ਜ਼ਿਕਰ 


ਜਦ ਟਾਹਣੀਆਂ 'ਤੇ ਕੋਇਲਾਂ ਮਿੱਠਾ ਮਿੱਠਾ ਗਾਉਣਾ 
ਤੇਰਾ ਜ਼ਿਕਰ ਏ ਹੋਣਾ। 


ਰੰਗਲੇ ਅਸਮਾਨ “ਚ ਸੂਰਜ ਦਾ ਸੁਰਖ ਹੋ ਜਾਣਾ 
ਜਦ ਦਿਲਾਂ ਦਾ ਇਸ਼ਕ “ਚ ਬੇਸੁਰਤ ਹੋ ਜਾਣਾ 
ਤੇਰਾ ਜ਼ਿਕਰ ਏ ਹੋਣਾ। 


ਹਵਾਵਾਂ ਦਾ ਪੱਤਿਆਂ ਨੂੰ ਉਡਾ ਲੈ ਜਾਣਾ 
ਤੇਰਾ ਜ਼ਿਕਰ ਏ ਹੋਣਾ। 


ਸਾਉਣ ਮਹੀਨੇ ਰੰਗ ਬਰਗੀਆਂ ਪੀਂਘਾਂ ਦਾ ਪੈਣਾ 
ਜਦ ਫੁੱਲ ਪੱਤੀਆਂ 'ਤੇ ਤਿਤਲੀਆਂ ਟਹਿਲਦੇ ਰਹਿਣਾ 
ਤੇਰਾ ਜ਼ਿਕਰ ਏ ਹੋਣਾ। 


ਜਦ ਸੁਰੀਲੇ ਰਾਗਾਂ ਨਾਲ ਸਾਡਾ ਵਿਹੜਾ ਸਜਾਉਣਾ 
ਤੇਰਾ ਜ਼ਿਕਰ ਏ ਹੋਣਾ। 


ਖ਼ਰਾਬੀ ਕਲਮ ਨਾਲ ਤੇਰੀ ਤਸਵੀਰ ਵਾਹਣਾ 
ਤੇਰਾ ਜ਼ਿਕਰ ਏ ਹੋਣਾ। 
25 


ਮਿੱਟੀ ਦੇ ਫ਼ਕੀਰਾਂ ਨੇ ਬਾਗਾਂ ਨੂੰ ਰੰਗ ਚੜ੍ਹਾਉਣਾ 
ਜਦ ਸਰੋਂ ਦੇ ਹੁਲਾਰਿਆਂ ਨਾਲ ਰੁੱਖਾਂ ਜਸ਼ਨ ਮਨਾਉਣਾ 
ਤੇਰਾ ਜ਼ਿਕਰ ਏ ਹੋਣਾ। 


ਜਦ ਇਲਮਾਂ ਦੇ ਰਾਗਾਂ ਨੂੰ ਗਾਉਣਾ 
ਤੇਰਾ ਜ਼ਿਕਰ ਏ ਹੋਣਾ। 
ਲਫ਼ਜ਼ਾਂ ਦੀ ਵੰਗਾਰ ਨੇ ਇਨਕਲਾਬ ਲਿਆਉਣਾ 
ਜਦ ਸੱਚੇ ਬੋਲਾਂ ਕੂੜ ਦਾ ਮਹਿਲ ਢਾਹੁਣਾ 
ਤੇਰਾ ਜ਼ਿਕਰ ਏ ਹੋਣਾ। 


ਨਰਾਜ਼ ਗ਼ਜ਼ਲਾਂ ਨੇ ਸੁਰਾਂ ਨਾਲ ਰਾਜ਼ੀ ਹੋ ਜਾਣਾ 
ਜਦ ਰਬਾਬੀ ਧੁਨਾਂ ਨੇ ਧੜਕਣ ਨਾਲ ਇਕ ਹੋ ਜਾਣਾ 
ਤੇਰਾ ਜ਼ਿਕਰ ਏ ਹੋਣਾ। 


26 


27 


ਮਸਤਕ ਲਾਲੀ ਪੈ ਗਈ 
ਗਾਵਣ ਲੋਕ ਚਾਰੇ 

ਮਿੱਠੀ ਮਿੱਠੀ ਨੀਂਦਰੇ 

ਆਉਣ ਚਾਅ ਖ਼ਮਾਰੇ। 


28 


29 


ਤੇਰੇ ਕਦਮਾਂ ਵਿੱਚ ਚੜ੍ਹਾਵਾਂ 
ਮਿਹਰ ਕਰੋਂ ਮੈਂ ਇਸ਼ਕ ਮਨਾਵਾਂ 
ਕਾਸ਼ ! ਮੈਂ ਤੂੰ ਹੀ ਬਣ ਜਾਵਾਂ। 
ਕਾਸ਼ ! ਮੈਂ ਤੂੰ ਹੀ ਬਣ ਜਾਵਾਂ। 


4 


ਮੁਸਾਫ਼ਰ ਪਰਤ ਆਏ 


ਅੱਜ ਫੁੱਲ ਫਿਰ ਤੋ ਖਿੜ ਉੱਠੇ ਨੇ 
ਚਾਵਾਂ ਭਰੇ ਮੋਰ ਪੈਲਾਂ ਪਾ ਰਹੇ ਨੇ 
ਚਿੜੀਆਂ ਨੇ ਇਕ ਮਹਿਫ਼ਲ ਲਾਈ 
ਮਿੱਠੀ ਕੂਕ “ਚ ਸੁਣੀਆਂ ਤਰਗਾਂ 
ਮਰਦਾਨੇ ਦੇ ਰਬਾਬ ਦੀਆਂ 
ਸ਼ਾਮ ਵੇਲੇ ਇਸ਼ਕ ਵਰਤਿਆ 
ਫਿਰ ਅਸੀਂ ਲਿਖਿਆ ਗਾਇਆ 
ਸੋਹਣਾ ਨਜ਼ਾਰਾ ਫ਼ਰਮਾਇਆ 
ਜੋ ਖੇਡਾਂ ਧਰਤੀ ਤੇ ਅਕਾਸ਼ ਦੀਆਂ 
ਖ਼ੁਦਾ ਦੇ ਕੁਰਬਤ ਅਹਿਸਾਸ ਦੀਆਂ 
ਜਪੁਜੀ ਤੇ ਰਹਿਰਾਸ ਦੀਆਂ 
ਵਣ “ਚ ਬੈਠੀ ਹਿਰਨੀ ਵੀ ਮਦਹੋਸ਼ ਹੋ ਗਈ 
ਜੇਠ ਵਾਲੀ ਰੱਤ ਵੀ ਬਹਾਰ ਹੋ ਗਈ 
ਧੁੰਦਲੇ ਜਿਹੇ ਅਸਮਾਨ ਵਿੱਚ ਬੱਦਲ ਗਰਜਣ 
ਰੂਹੇ ਜ਼ਮੀਨ ਚਾਓ ਚਾਈ ਕੈਬਣੀਆਂ ਆਈਆਂ 
ਨਦੀਆਂ ਨੇ ਵੀ ਇਸ਼ਕ ਦੇ ਫਿਰ ਕਿੱਸੇ ਗਾਏ 
ਜਦ ਮੁਸਾਫ਼ਰ ਪਰਤ ਆਏ । 


ਰੀ 


ਇਸ਼ਕ ਦੀ ਬਾਤ 


ਇਹ ਜੋ ਬੱਦਲ ਗਰਜਦੇ 
ਤੇਰੇ ਹੁੰਗਾਰੇ ਦੇ ਸਮਾਨ ਨੇ 
ਕੁਦਰਤ ਦੇ ਮਸਾਫ਼ਰ 
ਸਭ ਤੇਰੇ ਤੋਂ ਕੁਰਬਾਨ ਨੇ 
ਹਰੇ ਹਰੇ ਪੱਤਿਆਂ 'ਤੇ ਪੈਂਦੀ ਬਰਸਾਤ ਹੈ 
ਇਹ ਕਣੀਆਂ ਦੀ ਸੌਗਾਤ ਹੀ 
ਤੇਰੇ ਇਸ਼ਕ ਦੀ ਬਾਤ ਹੈ। 


ਸਾਡੇ ਹਿੱਸੇ ਆਈ ਮਿੱਟੀ ਦੀ ਲਾਟ 
ਸਿੱਟੀ ਸਾਡੀ ਪਛਾਣ ਮਿੱਟੀ ਸਾਡੀ ਜਾਤ 
ਦਿਲ ਦੇ ਖ਼ਜ਼ਾਨੇ ਹਰ ਸ਼ੈਅ ਆਬਾਦ ਹੈ 
ਤੇਰੇ ਦਰਬਾਰ ਹਰ ਸ਼ਖ਼ਸ ਦਿਲਸ਼ਾਦ ਹੈ 
ਇਹ ਜਿਦਗੀ ਦਾ ਆਗਾਜ਼ ਹੀ 
ਤੇਰੇ ਇਸ਼ਕ ਦੀ ਬਾਤ ਹੈ। 


ਬਹਾਰਾਂ ਦੇ ਗੀਤ ਕੂੰਜਾਂ ਨੇ ਗਾਏ 
ਸੈਘਣੇ ਪੱਤਿਆਂ “ਚ ਕੋਇਲਾਂ ਤਖ਼ਤ ਸਜਾਏ 


ਤੇਰੇ ਹੀ ਲਫ਼ਜ਼ਾਂ ਨੂੰ ਲਿਖਾਰੀ ਲੁਗ਼ਤ ਕਹਿੰਦੇ ਨੇ 
ਤੇਰੀ ਇਹ ਸਿਫ਼ਤ ਤੇ ਕਰਾਮਾਤ ਹੀ 
ਤੇਰੇ ਇਸ਼ਕ ਦੀ ਬਾਤ ਹੈ। 


ਸਿ 


ਜਿਵੇਂ ਵਣ ਵਿੱਚ ਸ਼ੇਰ ਦਹਾੜੇ 
ਅਸਮਾਨ ਦੇ ਮੱਥੇ “ਤੇ ਚਾਨਣੀ ਤਿਲਕ ਲਾਇਆ 


ਫਿਰ ਮੈਂ ਰਾਤ ਦੀਵਾਨੀ ਨੂੰ ਕਿਝ ਗਾਵਾਂ ? 


36 


ਅਜ਼ੀਜ਼ ਹੈ 
ਬੇਅਕਲੀ ਦੇ ਖਜਰ ਲਈ 
ਇਲਮ ਦੀ ਢਾਲ ਬਣਾਉਣਾ 
ਅੱਖਾਂ ਦੀ ਪੁਤਲੀ ਵਿੱਚ 
ਸੱਜਣ ਦਾ ਜਲਵਾ ਸਮਾਉਣਾ। 


ਅਜ਼ੀਜ਼ ਹੈ 
ਸੁਫ਼ਨਿਆਂ 'ਚ ਵਸਦੇ ਕਾਅਬੇ ਵਿੱਚੋਂ 
ਨਿੱਤ ਲੰਘਣਾ 
ਮਨ ਚੈਚਲ ਦੇ ਮਕਾਨ ਨੂੰ 
ਓਹਦੇ ਰੰਗਾਂ ਨਾਲ ਰੰਗਣਾ। 


ਅਜ਼ੀਜ਼ ਹੈ 
ਸਦਾ ਲਈ ਘੁਲ ਜਾਣਾ 
ਖ਼ਿਆਲਾਂ ਦੇ ਪਿਆਸੇ ਰਾਹੀ ਦਾ 
ਕਵਿਤਾ ਬਣ ਜਾਣਾ। 


ਅਜ਼ੀਜ਼ ਹੈ 
ਮਰਹਲਾ-ਏ-ਫ਼ਲਕ ਜਿੱਤ ਕੇ 
ਪੰਛੀਆਂ ਘਰ ਪਰਤ ਆਉਣਾ 
ਤਕਦੀਰ ਦੇ ਵਾਲੀ ਦਾ 
ਫ਼ਕੀਰ ਹੋ ਜਾਣਾ। 


36 


ਅਜ਼ੀਜ਼ ਹੈ 
ਓਹਦੇ ਦਰਗਾਹ ਦੀ ਧਰਤੀ “ਤੇ 
ਪਰਿੰਦਿਆਂ ਦਾ ਅਸਮਾਨ ਸਜਾ ਦੇਣਾ 
ਖ਼ਲਕਤ ਦਾ ਬਾਦਸ਼ਾਹ ਬਣਾ ਦੇਣਾ। 


39 


ਪੁਰਖਿਆਂ ਵੱਲੋਂ ਚੁਣੇ ਰਾਹਾਂ “ਤੇ ਵਿਛੇ 
ਹਜ਼ਾਰਾਂ ਸਫ਼ਨਿਆਂ ਬਾਰੇ। 
ਦੇਖਿਆ ਕਦੇ ? 


2੩੪੨ .੨ 


ਰੰਗ ਬਰੰਗੇ ਮੌਸਮ ਜਨਮ ਲੈਂਦੇ ਨੇ | 


40 


ਦੇਖਿਆ ਕਦੇ ? 
ਗੁਲਾਬਾਂ ਤੋਂ ਰਸ ਭਰਦੀਆਂ ਤਿਤਲੀਆਂ ਨੂੰ 
ਜੋ ਕੁਦਰਤ ਦੇ ਇਸ਼ਕ ਨੂੰ ਸਮੇਟ ਰਹੀਆਂ 
ਇਸ ਜਹਾਂ ਤੋਂ, ਉਸ ਜਹਾਂ ਦੇ ਲਈ । 


ਬੱਝਿਆ ਕਦੇ ? 
ਮਨ “ਚ ਵਸੇ ਅਜਮਲ ਚਿਹਰੇ ਨੂੰ 
ਪੁਤਲੀਆਂ “ਚ ਹੀ ਮੜ੍ਹਾਇਆ ਜਾਂਦਾ ਹੈ 
ਸੀਮਾ ਦੀ ਰੇਖਾ ਮਿਟਾਉਂਦੀ ਹਰ ਸ਼ੈਅ ਬਾਰੇ 
ਜੋ ਅਸੀਮਤਾ ਦੇ ਦਰਿਆ ਅੰਦਰ ਹੀ ਘੁਲ ਜਾਂਦੀ ਹੈ। 


ਜਾਣਿਆ ਕਦੇ ? 
ਉਸ ਰਾਜ਼ ਬਾਰੇ 
ਜੋ ਅੰਤਰ ਆਤਮੇ ਛੁਪਿਆ ਹੋਇਆ 
ਬੁਹਿਮੰਡ ਦੀ ਸ਼ਕਤੀ ਸਰੂਪ ਜਿਹਾ 
ਤੇ ਚੇਤਨ ਕੋਈ ਸਰੂਰ ਜਿਹਾ 
ਜੋ ਹਰ ਦਮ, ਹਰ ਵਖ਼ਤ 
ਉਸ ਰਾਜ਼ ਦਾ ਖੋਜੀ ਹੈ। 


4] 


ਅਸੀਮਤਾ ਦੀ ਤਲਬ ਅੰਦਰ 
ਸਾਡਾ ਹਰ ਇਕ ਪਲ ਬਣ ਜਾਓ। 


ਮਨ ਧਰਤ ਦੇ ਬਾਗਾਂ ਦੇ ਵਿੱਚ 

ਇਸ਼ਕ ਆਪਣੇ ਦਾ ਬੂਟਾ ਲਾਓ 
ਸਮੇਂ ਦੇ ਉਤਰਾਅ ਚੜ੍ਹਾਅ ਛਡਾਕੇ 
ਨਾਨਕ ਦਾ ਇਕ ਓੰਕਾਰ ਪੜ੍ਹਾਓ। 


ਮੁੜ ਗਿਆ ਸਾਡੇ ਦਰ ਤੋ ਕਾਫ਼ਿਰ 
ਸੱਚ ਕੂੜ ਦਾ ਫ਼ਰਕ ਸਿਖਾਓ। 


ਭਟਕੇ ਪਿੰਡੇ ਜੈਗਲਾਂ ਦੇ ਵਿੱਚ 
ਬਿਨ ਨਾਮ ਨਾ ਕਦੇ ਬਰਕਤ ਹੋਵੇ 
ਇਬਾਦਤ ਤੋਂ ਹਕੀਕਤ ਬਣ ਜਾਓ । 


43 


ਟੇਕ ਹੱਤਾ ਕਿਹ ਹਰ ਚੌਖਟ 
ਸ਼ਾਹੇ ਸ਼ਾਹ ਦਰਵਾਜਾ । 


ਖ਼ੁਦਾ-ਦਾਦ ਹਿਫ਼ਾਜ਼ਤ 
ਹੋਵੇ ਪਰਵਰਦਿਗਾਰ ਇਬਾਦਤ 
ਇਲਮ ਅਮੀਰੀ ਦੇਣ ਇਜਾਜ਼ਤ । 


ਮੇਰੇ ਅੰਦਰ ਮੇਰੇ ਬਾਹਰ 
ਪ੍ਤੀਕ ਤੇਰਾ ਨੂਰ। 


45 


ਸ਼ੋਮਣੀ ਅੱਖਰ-੧ 


ਬੱਦਲ ਗਰਜੇ 
ਗੁਲਾਮ ਸੋਚ ਦੇ ਕਫ਼ਸ ਖੁੱਲੇ 
ਇਬਾਦਤ ਲਈ ਯਕ-ਰਾਸਤ ਬਣਿਆ 
ਭਟਕੇ ਰਾਹਗੀਰਾਂ ਮੱਥਾ ਟੇਕਿਆ 
ਮਿੱਟੀ ਦੇ ਕਣ ਨੱਚਣ ਲੱਗੇ 
ਬਿਜਲੀਆਂ ਦੇ ਸੁਦਰ ਰੂਪ ਲਿਸ਼ਕੇ 
ਗਿਆਨ ਵਾਲਾ ਫਿਰ ਮੇਘ ਬਰਸਿਆ 
ਸ਼ਰੋਮਣੀ ਅੱਖਰਾਂ ਦਾ ਨਫ਼ੁਜ਼ ਹੋਇਆ 
ਮਨ ਅੰਦਰ ਹਰਿਮੰਦਰ ਸਜੇ 
ਹਰ ਵਿਹੜੇ ਹਕੀਕੀ ਸਾਜ਼ ਵੱਜੇ 
ਹਕਜ਼ਾ ਹੀ ਰੂਹਾਂ ਰੋਈਆਂ 
ਅੱਖਰਾਂ ਨੂੰ ਲਿਖਾਰੀ ਜੋੜਨ ਲੱਗੇ 
ਗ਼ਜ਼ਲ, ਕਵਿਤਾ ਤੇ ਕਹਾਣੀਆਂ ਵਾਲੇ 
ਲਫ਼ਜ਼ਾਂ ਦੇ ਫਿਰ ਮੇਲੋਂ ਲੱਗੇ । 


46 


ਰੇਤੀਲਾ ਜ਼ਖਮ-ਨਾਕ ਮੈਦਾਨ 
ਇਤਿਹਾਸ ਦਾ ਵਰਤਾਵਾ ਬਣਿਆ 


ਨਾਮ ਦੀ ਸ਼ਾਨੋਂ ਸ਼ੌਕਤ ਸਦਕਾ 
ਲੜਨਾ ਪਾਕੇ ਪਾਕ ਹੋਇਆ 


ਦੌਰ-ਏ-ਜ਼ਮਾਨ ਮੁੜ ਸਹੀ ਹੋਇਆ 
ਅਖੀਰ ਨੂੰ ਮਰਨਾ ਕਬੂਲ ਹੋਇਆ। 


48 


ਅਸੀਂ ਜੀਅ ਚੁੱਕੇ 


ਤੂੰ ਕੌਣ ਹੈਂ ? 
ਵਜੂਦ ਕੀ, ਮੰਜ਼ਿਲ ਕੀ 
ਪਾ ਮਖੋਟਾ ਚਲ ਪਿਆ 
ਕਈ ਰਾਹ ਵਿਛੇਂ ਪਰ ਸੱਚ ਕੀ 
ਤੇਰੇ ਹੱਥਾਂ ਵਿੱਚ ਏ ਅੱਜ ਹੀ 
ਕਿਉਂ ਭਾਲ ਕਰੇਂਦਾ ਕੱਲ ਦੀ 
ਹੈ ਗੁਨਾਹ ਮੱਥੇ 'ਤੇ ਆਪਣੇ 
ਜੋ ਨਾਲ ਲੈ ਕੇ ਜਾਵਾਂਗੇ 
ਅਸੀਂ ਜੀਅ ਚੁੱਕੇ, ਹੁਣ ਚੱਲ ਪਏ 
ਫਿਰ ਮਰਨ ਲਈ ਆਵਾਂਗੇ । 


ਇਹ ਹਸਰਤ ਮੁੱਕ ਜਾਏਗੀ 
ਇਸ਼ਕ ਸਿਖਾ ਕੇ ਜਾਏਗੀ 
ਆਜ਼ਾਦੀ ਦੇ ਗੀਤਾਂ ਨੂੰ 
ਫਿਰ ਆਜ਼ਾਦ ਹੋ ਕੇ ਗਾਵਾਂਗੇ 
ਇਕ ਵਾਰੀ ਮਰ ਮਿਟ ਕੇ 
ਨਵਾਂ ਸੁਪਨਾ ਲੈ ਕੇ ਆਵਾਂਗੇ 
ਅਸੀਂ ਜੀਅ ਚੁੱਕੇ, ਹੁਣ ਚੱਲ ਪਏ 
ਫਿਰ ਮਰਨ ਲਈ ਆਵਾਂਗੇ । 


49 


ਥੋੜਾ ਜਿਹਾ ਕਤਰਾਵਾਂਗੇ 
ਫਿਰ ਤੇਰੇ ਰਮਜ਼ ਸਿੱਖ ਕੇ 
ਸਿਰ ਮਸਤਕ ਫ਼ਰੇਬਾਂ ਤੋਂ ਬਚਾ ਕੇ 
ਨਾ ਤੇਰੇ ਦਰ ਤੋਂ ਜਾਵਾਂਗੇ 
ਤਨ ਦੇ ਸੌਦਾਗਰ ਗੁਰੂਆਂ ਤੋੱ 
ਮੁੰਹ ਮੋੜ ਕੇ ਲੰਘ ਜਾਵਾਂਗੇ 
ਅਸੀਂ ਜੀਅ ਚੁੱਕੇ, ਹੁਣ ਚੱਲ ਪਏ 
ਫਿਰ ਮਰਨ ਲਈ ਆਵਾਂਗੇ । 


ਇਕ ਮੌਸਮ ਆਉਣਾ 
ਇਕ ਮੌਸਮ ਬਦਲ ਜਾਣਾ 
ਸਮੇਂ ਦੇ ਉਤਰਾਅ ਚੜ੍ਹਾਅ ਲਈ 
ਸਭ ਆਪਣਾ ਕਰਮ ਧਿਆਉਣਾ 
ਫਿਰ ਆਪਣਾ ਆਪ ਮੁਕਾ ਕੇ 
ਤੇਰਾ ਤੇਰਾ ਗਾਵਾਂਗੇ 
ਅਸੀਂ ਜੀਅ ਚੁੱਕੇ, ਹੁਣ ਚੱਲ ਪਏ 
ਫਿਰ ਮਰਨ ਲਈ ਆਵਾਂਗੇ । 


50 


ਖ਼ਰਾਬ 

ਅੱਖ ਦੇ ਨਜ਼ਰਾਨੇ ਤੋਂ ਸੁਨਹਿਰੇ ਚਿੱਤਰ ਬਣਦੇ ਨੇ 

ਐਸੇ ਆਸ਼ਿਕ ਹੀ ਕੁਦਰਤ ਦੇ ਮਿੱਤਰ ਬਣਦੇ ਨੇ 

ਬਿਨ ਕਲਾ “ਚ ਵਿਗਸਿਆਂ ਨਾ ਮਰ ਜਾਈਏ 
ਆ ਰਲ ਕੇ ਖ਼ਾਬ ਸਜਾਈਏ। 


ਜਿਹਦੇ ਨੂਰ “ਚ ਵੱਸਿਆ ਮਿਹਰ ਦਾ ਵਰ ਹੈ 
ਜਿਹਦਾ ਦੀਦਾਰ ਹੀ ਨਿੱਘ ਦਾ ਘਰ ਹੈ 
ਐਸੇ ਸੁਲਤਾਨ ਤੋਂ ਵਿਛੋੜਾ ਨਾ ਪਾਈਏ 
ਆ ਰਲ ਕੇ ਖ਼ਾਬ ਸਜਾਈਏ। 
ਕਾਮਯਾਬੀ ਨੂੰ ਮੋਹਰਾਂ ਦਾ ਚਾਅ ਨਾ ਸਤਾਵੇ 
ਮਿਹਨਤਾਂ 'ਚੋਂ ਨਵਾਂ ਸੂਰਜ ਚੜ੍ਹਦਾ ਆਵੇ 
ਕਰਮ ਇਲਮ ਦਾ ਪਾਠ ਧਿਆਈਏ 
ਆ ਰਲ ਕੇ ਖ਼ਾਬ ਸਜਾਈਏ। 


ਮੁਕਾਮ ਵਿੱਚੋਂ ਮਕਸਦ ਮਿਲ ਜਾਂਦਾ 
ਅਕਲ ਦੇ ਪੈਂਡਿਆਂ ਦਾ ਰਾਹ ਮਿਲ ਜਾਂਦਾ 
ਆ ਰਲ ਕੇ ਖ਼ਾਬ ਸਜਾਈਏ। 
ਧਰਤ ਗਾਵੇ , ਵਿੱਚ ਗੋਦੀ ਚਾਂਦਨੀ ਖੇਲੇ 
ਅਜ਼ਾਨ ਕੈਨੀ, ਨੀਰ ਵਹੇ ਹਰ ਵੇਲੇ 
ਐਸੀ ਮਨ “ਚ ਫੁਲਵਾੜੀ ਲਾਈਏ 
ਆ ਰਲ ਕੇ ਖ਼ਾਬ ਸਜਾਈਏ। 
51 


ਬਹਾਦਰ, ਜ਼ੁਲਮੀ ਤਖ਼ਤ ਨਸ਼ੀਨਾ ਤੋਂ ਟਲਦੇ ਨਹੀਂ ਹੁੰਦੇ 
ਆਜ਼ਾਦ ਪੰਛੀ ਕਾਲੇ ਬਦਲਾਂ 'ਚ ਕਦੇ ਝੁਕਦੇ ਨਹੀਂ ਹੁੰਦੇ 


ਹੁਨਰ ਦੇ ਬਾਗ “ਚ ਤਕਦੀਰ ਦੇ ਬੂਟੇ ਨਾ ਉਗਾਈਏ 
ਆ ਰਲ ਕੇ ਖ਼ਾਬ ਸਜਾਈਏ । 


ਇਕ ਨੰਗੇ ਹੋ ਹੋ ਜੈਗਲਾਂ ਦੇ ਵਿੱਚ ਮਾਰਨ ਫੇਰੇ 
ਖ਼ੁਦਾ ਅੰਤਰ ਵਿਗਸਦਾ ਤੇ ਢੂਡਣ ਚੁਫੇਰੇ 
ਝੁਠ ਦੀ ਝਿਲਮਿਲ ਪਿੱਛੇ ਸੱਚ ਨਾ ਛੁਪਾਈਏ 
ਆ ਰਲ ਕੇ ਖ਼ਾਬ ਸਜਾਈਏ । 


ਘਾਹ 'ਤੇ ਪਈ ਤ੍ਰੇਲ ਵਿੱਚੋਂ ਸੁਰਜ ਰੰਗ ਖਿਡਾਵੇ 
ਪਿਆ ਇਸ਼ਕ ਘੁਘਟ ਲੈਂਦਾ ਚੈਨ ਤਾਰੇ ਰਸ਼ਨਾਏ 
ਆ ਰਲ ਕੇ ਖ਼ਾਬ ਸਜਾਈਏ । 


ਿ 


...ਹੈ ਵੇਖਿਆ 


ਮਹਿਦੀ ਦੀ ਲਾਲੀ ਖੋਹ ਇਸ਼ਕ ਦਾ ਡੁੱਲ ਜਾਣਾ 
ਬੂਹੇ ਆਈ ਮੌਤ ਦੇਖ ਹੱਸਣਾ ਭੁੱਲ ਜਾਣਾ 
ਇਨ੍ਹਾਂ ਨੇ ਵੀ ਜ਼ੁਲਮ ਕਮਾ ਕੇ ਹੈ ਵੇਖਿਆ 
ਮੈਂ ਸੋਚ ਦੇ ਬੰਨ੍ਹ ਤੋੜ ਕੇ ਹੈ ਵੇਖਿਆ। 
ਰਾਜ ਕਰਦੀ ਹਕੂਮਤ ਜੋ ਵਿਹੜੇ ਉਜਾੜਦੀ ਰਹਿਦੀ 
ਫਿਰ ਕਤਲ ਹੋਈ ਸੱਧਰ ਚੀਖਦੀ ਰਹਿਦੀ 


ਹੱਜ ਤਰਸਦੇ ਨੈਣ ਜੋ ਹੱਜ ਤੋਂ ਵਿਛੋੜ ਛੱਡੇ 
ਮੰਦਰ ਮਸੀਤਾਂ ਨੂੰ ਸੱਧਰਾਂ “ਚ ਮੜ੍ਹਾ ਕੇ ਹੈ ਵੇਖਿਆ 
ਮੈਂ ਚੀਕਾਂ ਨੂੰ ਜੈਕਾਰਿਆਂ ਵੱਲ ਬਦਲਦੇ ਹੈ ਵੇਖਿਆ। 
ਮਨ ਦੇ ਬਦਲਦੇ ਮੌਸਮਾਂ “ਚ 
ਨੈਣਾਂ ਦੇ ਨੀਰ ਦਾ ਸੁੱਕ ਜਾਣਾ 
ਉਡਾਰੀ ਭਰਦੇ ਮਨ ਦੇ ਪੰਛੀਆਂ ਦਾ 
ਉਡਦੇ ਉਡਦੇ ਰਾਹਾਂ ਨੂੰ ਭੁੱਲ ਜਾਣਾ 
ਅੰਦਰਲੀ ਕੁਦਰਤ ਨੂੰ ਮੁੜ ਸਜਾ ਕੇ ਹੈ ਵੇਖਿਆ 
ਮੈਂ ਅੱਲ੍ਹਾ ਦਾ ਐੜਾ ਪੱਤਿਆਂ ਤੇ ਵਾਹ ਕੇ ਹੈ ਵੇਖਿਆ। 
ਰੰਗ ਬਰਗੇ ਖ਼ਿਆਲ ਅੰਦਰ ਹੀ ਰੱਲ ਜਾਂਦੇ 
ਅੱਖੀਆਂ ਰਾਹੇ ਸੂਰਤਾਂ ਦੇ ਮੁੱਲ ਪੈਂਦੇ 
ਜ਼ਿਦਗੀ ਨੂੰ ਇਸ਼ਕ ਦੀ ਦਹਿਲੀਜ਼ ਵੱਲ ਢੋਅ ਕੇ ਹੈ ਵੇਖਿਆ 
ਮੈਂ ਆਪਣੇ ਆਪ ਦਾ ਥੋੜਾ ਜਿਹਾ ਹੋ ਕੇ ਹੈ ਵੇਖਿਆ। 


ਹੀ 


ਰਿ ੪ ਹੰਝੂ ੯ਲ= << 


ਪਹਿਲਾਂ ਹੰਝੂ ਚੋਏਗਾ 
ਫਿਰ ਬੱਦਲ ਗਰਜਣਗੇ 
ਸਮੁੰਦਰ ਛੱਲਾਂ ਮਾਰਨਗੇ 
ਕਾਇਨਾਤ ਦੇ ਢਿੱਡ “ਚ ਖੌਰੁ ਪਏਗਾ 
ਜਦ ਰੂਹ ਅੰਬਰਾਂ ਤੱਕ ਰੋਏਗੀ 
ਫੁੱਟਦਾ ਹੰਕਾਰ ਸੋਚ “ਤੇ ਕਬਜ਼ਾ ਕਰੇਗਾ 
ਤ੍ਰਿਵਣਾਂ ਦਾ ਚਰਖਾ ਲਹੂ ਦੇ ਸੂਤ ਬੁਣੇਗਾ 
ਬੇੜੀਆਂ ਦੇ ਪੁਰ ਝੱਖੜਾਂ “ਚ ਝੁਲਸਣਗੇ 
ਮਹਿਕਦੇ ਗੁਲਾਬ ਮੜ੍ਹੀਆਂ “ਚ ਰਲਣਗੇ 
ਸੂਰਜ ਦੀ ਹਿੱਕ “ਤੇ ਪਾਲਾ ਆਏਗਾ 
ਮਿੱਟੀ ਨੂੰ ਮਿੱਟੀ ਦਾ ਕਣ ਤੜਪਾਏਗਾ 
ਬਸਤ ਰੁੱਤ ਕਾਲੀ ਪਏਗੀ 
ਹਰ ਕੀਮਤੀ ਸ਼ੈਅ ਲਾਲੀ ਖੋਏਗੀ 
ਕਬਰਾਂ ਸਾਡੇ ਗੀਤ ਗਾਉਣਗੀਆਂ 
ਨਫ਼ਰਤਾਂ ਸ਼ਗਨਾਂ ਦੀ ਮਹਿੰਦੀ ਲਾਉਣਗੀਆਂ 
ਸ਼ਾਇਰ ਗਮਾਂ ਵਾਲੇ ਰਾਹ ਤੁਰੇਗਾ 
ਅਗਲਾ ਸਾਹ ਕਬਰੀਂ ਦਫ਼ਨ ਹੋਏਗਾ। 


54 


ਖ਼ੈਰਾਂ ਦੀ ਗੱਲ 


ਨਹਿਰਾਂ ਦੇ ਕੰਢਿਆਂ 'ਤੇ ਦਿਲ ਟਹਿਲਦੇ 

ਦਿਲਾਂ “ਚ ਉੱਗੇ ਅੱਜ ਫੁੱਲ ਮਹਿਕਦੇ 
ਨੱਚੀ ਟੱਪੀ ਜਾਏ ਫੁਲਕਾਰੀ ਖ਼ਿਆਲਾਂ ਦੀ 
ਨੀ ਮਿੱਠੀਏ, ਸੁਣਾਜਾ ਆ ਕੇ ਗੱਲ ਸ਼ੇਰਾਂ ਦੀ। 


ਜੋਬਨ ਰੱਤੇ ਖ਼ਿਆਲ ਉਡਾਰੀ ਲਾਂਵਦੇ 
ਬਿਰਹੋਂ ਰੜਕਾ ਰਹੀ ਝਾਂਜਰ ਤੇਰੇ ਪੈਰਾਂ ਦੀ 
ਨੀ ਮਿੱਠੀਏ, ਸੁਣਾਜਾ ਆ ਕੇ ਗੱਲ ਸ਼ੇਰਾਂ ਦੀ। 


ਸਾਡੇ ਤਾਂ ਚਿਰਾਂ ਦੇ ਪਏ ਖ਼ਤ ਉਡੀਕਦੇ 
ਵਿਹੜੇ ਦੀਆਂ ਚਿੜੀਆਂ ਨੂੰ ਚਾਅ ਤੇਰੀ ਦੀਦ ਦੇ 
ਤੇਰੇ ਬਿਨ੍ਹਾਂ ਠਰ ਜਾਂਦੀਆਂ ਇਹ ਦੁਪਹਿਰਾਂ ਨੀ 
ਨੀ ਮਿੱਠੀਏ, ਸੁਣਾਜਾ ਆ ਕੇ ਗੱਲ ਸ਼ੇਰਾਂ ਦੀ। 


ਤੇਰਾ ਅਹਿਸਾਸ ਮੇਰੀ ਕਲਮ ਨੂੰ ਬੜਾ ਭਾਉਂਦਾ ਏ 
ਸਾਡੇ ਖ਼੍ਹਾਬਾਂ “ਚ ਸੋਹਣਾ ਤੇਰਾ ਚਿਹਰਾ ਆਉਂਦਾ ਏ 
ਸਾਂਭ ਸਾਂਭ ਰੱਖੀ ਏ ਸ਼ੈਅ ਪਿਆਰਾਂ ਦੀ 
ਨੀ ਮਿੱਠੀਏ, ਸੁਣਾਜਾ ਆ ਕੇ ਗੱਲ ਸ਼ੇਰਾਂ ਦੀ। 
ਪੜ੍ਹਦੇ ਸੁਣਦੇ ਲਫ਼ਜ਼ਾਂ ਤੇਰਾ ਇਤਬਾਰ ਜਿੱਤ ਲੈਣਾ ਏ 
ਤੇਰੇ ਵੱਲ ਤੁਰਦਿਆਂ ਅੰਤਰ ਮਜ਼ਾਰ ਜਿੱਤ ਲੈਣਾ ਏ 
ਵ-ਇੱਲਾ ਰਕਮ ਅਵੱਲੀ ਇਨ੍ਹਾਂ ਖ਼ਮਾਰਾਂ ਦੀ 
ਨੀ ਮਿੱਠੀਏ, ਸੁਣਾਜਾ ਆ ਕੇ ਗੱਲ ਸ਼ੇਰਾਂ ਦੀ। 


ਦਿ 


ਪਿਆਰ ਵਾਲੇ ਨਗਮੇਂ 


ਇਕ ਖ਼ਿਆਲਾਂ ਵਾਲੀ ਸੈਦੂਕੜੀ ਪਈ ਏ ਮੇਰੇ ਕੋਲ 
ਜੋ ਮੈਂ ਤੈਨੂੰ ਦੇਣੀ ਏ 
ਉਹ ਖ਼ਿਆਲ, 
ਜੋ ਗੁਰ ਰਾਮਦਾਸ ਦੀਆਂ ਸਿਫ਼ਤਾਂ ਗਾਉਂਦੇ ਨੇ 
ਉਹ ਖ਼ਿਆਲ, 
ਜੋ ਚਿੜੀਆਂ ਜਿਹੇ ਆਜ਼ਾਦ ਨੇ 
ਉਹ ਖ਼ਿਆਲ, 
ਜੋ ਪਾਣੀਆਂ “ਚ ਘੁਲ ਕੇ ਸਾਗਰਾਂ ਤੱਕ ਪਹੰਚੇ 
ਇਕ ਸੁਨੇਹਾ ਮੇਰੇ ਦਿਲ ਦਾ ਜੋ ਦੱਬਿਆ ਪਿਆ ਏ 
ਉਹ ਵੀ ਲੈ ਜਾਈਂ 
ਤੇ ਪਰਦੇਸੀ ਪੰਛੀਆਂ ਨੂੰ ਮਿਲ ਆਈਂ 
ਕੋਇਲਾਂ ਨੂੰ ਕਹੀਂ ਮੇਰਾ ਗੀਤ ਗਾ ਲਿਆ ਕਰਨ 
ਤਾਂ ਜੋ ਕੁਦਰਤ ਕੋਲ 
ਮੇਰਾ ਅਹਿਸਾਸ ਜਿਉਂਦਾ ਰਹਿ ਸਕੇ 
ਸਮੇਂ ਦਿਆਂ ਚੱਕਰਾਂ ਇਹ ਚਮੜੀ ਜਲਾ ਦੇਣੀ ਏ 
ਮੇਰੇ ਮਨ ਵਿੱਚੋਂ ਫੁੱਟੀ ਕਲਾ ਮੁੱਕ ਜਾਣੀ ਏ 
ਪਰ ਤੂ ਸੈਭਾਲ ਕੇ ਰੱਖੀਂ ਜਜ਼ਬਾਤ ਮੇਰੇ 
ਤੇ ਪਿਆਰ ਵਾਲੇ ਨਗਮੇਂ। 


56 


੧? 


ਨਾਹਰ 


ਦੋ ਦਿਲਾ ਐਸਾ ਗੀਤ ਗਾਇਆ 
ਸਾਡੇ ਵਿਹੜੇ ਰੋਜ਼-ਏ-ਫ਼ਿਰਾਕ ਆਇਆ 
ਹਾਸੇ ਕਿਲਕਾਰੀਆਂ ਤਾਰੋਂ ਪਾਰ ਰਹਿ ਗਏ 

ਅੰਮੀਏ ਮੇਰਾ ਲਾਹੌਰ ਲੈ ਗਏ । 


ਝੁਠੀਆਂ ਰੁੱਤਾਂ ਝੂਠੇ ਫੇਰ ਆਏ 
ਬਚੇ ਸੁਫ਼ਨੇ ਵੀ ਕਫ਼ਨ “ਚ ਢੇਰ ਆਏ 
ਸਾਡੇ ਬਚਪਨ ਦੇ ਖ਼ਰਾਬ ਢਹਿ ਗਏ 

ਅੰਮੀਏ ਮੇਰਾ ਲਾਹੌਰ ਲੈ ਗਏ। 


ਇਸ਼ਕ ਖ਼ਿਆਲ ਮਿੱਟੀ “ਚ ਦੱਬੇ ਰਹਿ ਗਏ 
ਜ਼ਖ਼ਮੀ ਹੋਣਾ ਸੀ ਪੰਜਾਬ ਕਹਿ ਗਏ 
ਅੰਮੀਏ ਮੇਰਾ ਲਾਹੌਰ ਲੈ ਗਏ । 


ਦੋ ਦਸਤਖ਼ਤਾਂ ਸਾਡਾ ਵਜੂਦ ਮਿਟਾਇਆ 
ਆਪਣਿਆਂ ਹੀ ਆਪਣਿਆਂ 'ਤੇ ਜ਼ੁਲਮ ਕਮਾਇਆ 
ਖ਼ੌਰੇ ਕਿਝ ਬੁੱਢੇ ਮਕਾਨ ਸਹਿ ਗਏ 
ਅੰਮੀਏ ਮੇਰਾ ਲਾਹੌਰ ਲੈ ਗਏ । 


ਜਿਸ ਧਰਤ ਨਾਲ ਜੁੜੀਆਂ ਨਾਨਕ ਬਾਣੀਆਂ 
ਰੀਮ ਹੋ ਗਏ ਕਹਾਣੀਆਂ 'ਚੋਂ ਰਾਜੇ ਰਾਣੀਆਂ 
ਦਰਿਆ ਤੱਕ ਓਪਰੇ ਦੇਸ ਵਹਿ ਗਏ 
ਅੰਮੀਏ ਮੇਰਾ ਲਾਹੌਰ ਲੈ ਗਏ । 
57 


ਪੁਰਾਣੇ ਰਾਹਾਂ “ਚ ਮੇਰੇ ਖ਼ਿਆਲ ਬਹਿ ਗਏ 
ਹੱਕੇ ਬੱਕੇ ਬੇਹਾਲੋਂ ਬੇਹਾਲ ਰਹਿ ਗਏ 
ਨਾ ਚਾਹੈਦਿਆਂ ਵੀ ਕਿਨਾ ਕੁਝ ਸਹਿ ਗਏ 
ਅੰਮੀਏ ਮੇਰਾ ਲਾਹੌਰ ਲੈ ਗਏ । 


58 


60 


ਵਿਸਰੀਆਂ ਅੱਖੀਆਂ 


ਹਰ ਇਤਰ ਵਸਤੂ ਮੈਲ ਹੋਵਿਦੇ 
ਜਿਸਮ ਮੁਸ਼ਕੇ ਬਿਨ ਪਾਕ ਗੋਵਿਦੇ 
ਹੈ ਖ਼ਾਕ ਘੜਿਆ ਆਕਾਰ ਮੁੱਠੇ 
ਨਾ ਛਾਓਂ ਤੇਰੀ ਤੇ ਹਰ ਸਾਹ ਝੂਠੇ 
ਦੁਨੀ ਰਸ਼ਤ ਏ ਰਿਸ਼ਤਾ ਤੱਤਾ 
ਰਸਾ ਯਾਰੀ ਦਾ ਫ਼ਤੂਰ ਲੱਥਾ 
ਰਸਤੀ ਢੂਡਣ ਫ਼ਰੇਬੀ ਰਾਹੇ ਗਯੋ 
ਬਦੇ ਬੰਦੇ ਹਰਿ ਜਸ ਗਾਵਣ 
ਹੱਕ-ਗੋ ਕੋਈ ਨਾ ਲਫ਼ਜ਼ ਸੁਣਾਵੇ 
ਕੈਨੀ ਸਭ ਜਿਓ' ਮਰਜ਼ ਪਾਵੇ 
ਸੜਨ ਇਕੱਠੇ ਬੇਇਲਮੀ ਮੱਥੇ 
ਰਕਤ ਵਾਹੁਣ ਆਪਣੇ ਹੱਥੇ 
ਵਾਸ ਭੁੱਖਾਂ ਤਿਓਂ ਗਾਲਿਆ ਬਦਨ 
ਕਫ਼ਸ ਖੁਦ ਹੀ ਬਣ ਨਫ਼ਸ ਜ਼ਦਨ 
ਪੁੱਤਲੇ ਥੜਾਂ ਤੇ ਲਾ ਬੈਠਾ ਡੇਰਾ 
ਸਿੱਖੇ ਸਿਖਾਵੇ ਮੇਰਾ ਮੇਰਾ 
ਖੁਆਰ ਖ਼ਰਾਬ ਚਿਤ ਬਦੌਲਤ 
ਠੋਕਰ ਮਾਰਿਓ' ਹਰਿ ਕੀ ਦੌਲਤ 
ਬਿਨ ਤੇਰੇ ਸਭ ਖੱਟੇ ਯਕੇ ਯਕੇ 
ਲਹੂ ਕਤਰਾ ਬਿਖ ਨਿਸ਼ਾਨੀ ਬਣ ਬਣ 


61 


ਨਾ ਗੁਜ਼ਰੇ ਪਲ ਨਾ ਤੜਫੇ ਮਨ ਤਨ 
ਜ਼ੀਸਤ ਬਣੇ ਹੈ ਕਚਾਬਾਜ਼ੀ 
ਤਵੀਤਾਂ ਵਿੱਚ ਭੀ ਰਹਿਣ ਰਾਜ਼ੀ 
ਕਦਾ ਵੱਸੇ ਅਣਜਾਣ ਵਾਰਿਦ 
ਅਨਦਿਨੁ ਮੁਗਦੇ ਧੋਖਾ ਵਾਜਿਦ 
ਗਰ ਮਾਇਆ ਗਰਦਿਸ਼ ਖ਼ਿਆਲ ਮਸਤ 
ਕੂੜੇ ਕਰਮ ਮੁਕਾਮ ਖ਼ਸਤਾ ਅਸਤ 
ਕਾਫ਼ਿਰ ਮਸਤਕ ਹਕੀਕੀ ਚਾਅ ਗਮਾ 
ਫ਼ਕੀਰ ਸੂਰਜ ਚੜੇ ਸੋ ਪਾਇਆ ਹੁਮਾ 
ਜ਼ਰ ਤਾਈਂ ਤੁਰਿਆ ਮਰਿਆ ਜੋ ਭੀ ਗਰੀਬ 
ਹਕਜ਼ਾ ਸੜਿਆ ਧੁਰ ਅਵਲ ਨਸੀਬ 
ਜਾ-ਬ-ਜਾ ਸਿਜਦਾਏ ਐਸੋ ਕਰਦ 
ਈਮਾਨ ਧਾਮ ਧੈਦੋ ਕਰਦ 
ਰਾਜਨ ਦਾਮਨ ਛੱਡਿਓ' ਦਾਸਾ 
ਇਲਾਹੀ ਰਜ਼ਾ 'ਤੇ ਕੈਸਾ ਵਾਸਾ 
ਜਿਨ ਪੁਤਲੀ ਧਰੇ ਦੁਨੀ ਨਜ਼ਾਰਾ 
ਅੰਧੇ ਤੋਂ ਭੀ ਮੰਦ ਬੇਚਾਰਾ 
ਦੇਜੂਰ ਭਾਲੈ ਪਰਲੋ ਆਵੈ 
ਖ਼ਰਾਬ ਰਾਖ਼ ਗਰ ਨਦਰਿ ਨਾ ਪਾਵੇ 
ਪਾਂਧੇ ਰਾਮ ਗਰ ਪਈ ਕੋੌਤਾਹੀ 
ਕਿਛ ਰਾਹੇ ਜਾਵਣ ਭਟਕੇ ਰਾਹੀ 
ਅੱਲ੍ਹਾ ਅਜ਼ ਹੋ ਸਾਦਾ ਜਿਗਰ 
ਮੁੱਲੇ ਗਾਵਣ ਫ਼ਿਕਰੋਂ ਫ਼ਿਕਰ । 


62 


ਢੂਡ ਰਿਹਾਂ ਮੈਂ ਮਨ ਤਨ ਅੰਦਰ 
ਭੇਤ ਅਚਭੇ ਫ਼ਕੀਰਾਂ ਦੇ 
ਪੰਛੀ ਰੇਂਦੇ ਨਾ ਪਿੱਛੇ ਲਕੀਰਾਂ ਦੇ । 


ਧਰਮ ਮੰਚ ਵਿੱਚ ਗੀਤ ਇਸ਼ਕ ਦਾ 
ਦਰਿਆ ਜ਼ਿਕਰ ਅੱਖਰ ਕਰੇਂਦਾ 
ਮਿਲਣ ਅਸੀਸਾਂ ਢੁਡਣ ਜਾਵਾਂ 

ਲੁਕਿਆ ਅੰਮ੍ਰਿਤ ਅੰਦਰ ਵਹਿਦਾ। 


ਕੈਬਦੇ ਹੋਠਾਂ “ਤੇ ਆਉਂਦੀ 
ਦੁਨੀਆ ਦਾ ਸੂਰਜ ਢਲ ਜਾਂਦਾ 
ਰੌਸ਼ਨ ਰੱਖੇਂ ਤੂੰ ਹਰ ਘੜੀ ਮੇਰੀ । 
ਕੱਚੇ ਪੱਕੇ ਹਰ ਬਨੇਰੇ ਛੱ 
ਸਾਡਾ ਚਾਅ ਤੇਰੇ “ਤੇ ਜਾ ਮੁੱਕਦਾ 
ਕੁਦਰਤ ਆਸ਼ਿਕਾਂ ਲੱਭ ਲਈ ਜੋ 
ਕਿ ਤੇਰੀ ਅੱਖ ਦੀ ਪੁਤਲੀ ਵਿੱਚ ਚਦ ਲੁੱਕਦਾ । 


ਤੇਰੇ ਗੁਣ ਗਾਣ ਸਾਨੂੰ ਰਮਜ਼ ਸਿਖਾਇਆ 
ਐਸੇ ਰਾਹਾਂ 'ਤੇ ਅਸੀਂ ਕੀ ਜਾਣਾ 
ਜਿੱਥੇ ਅਕਲ ਤੋ' ਉੱਚੀਆਂ ਜਾਤਾਂ । 
63 


ਵੇ ਢੁਡਣ ਨੂੰ ਤੂੰ ਆਪਾ ਢੂੰਡ 
ਹਰ ਦਰ “ਤੇ ਸਿਰ ਨੀ ਝੁਕਾਈਦਾ 
ਜਾ ਪੁੱਛ ਲੈ ਸਰਹਿਦ ਦੀ ਮਿੱਟੀ ਤੋਂ 
ਕਿੰਝ ਵਫ਼ਾ ਲਈ ਸਭ ਲੁਟਾਈਦਾ। 


64 


ਨਾਨਕਾਇ 


ਤੂ ਬਾਜ਼ੂ-ਸ਼ਿਕਨ ਖ਼ਾਕਾਨ ਅਸਤ 
ਤੂ ਹੁਮਾ ਫਿਰੋਂ ਬਾਸਤਾਨ ਅਸਤ 
ਨਕਸ਼-ਏਂ-ਪਰਮੂਰ ਵੈ ਰਾ ਸਿਜਦਾਇ 
ਲਬ-ਖ਼ੇਦਾ ਕਿ ਫ਼ਕੀਰ ਫ਼ਨਾਇ 
ਸੁਹਾਵਨ ਸੁਪਨ ਤਾਬੀਰ ਤੂ 
ਤਹਿ ਮੁਖ ਵਾਹਿਗੁਰੂ ਬਲਬੁਲ-ਨਵਾ 
ਖ਼ੁਮਾਰ ਅਸਾਸ ਤੇਰੇ ਦਰ ਹੱਕਾ 
ਬ-ਤਵੱਸਤ ਵਾਲੀ ਦਸਤ ਕੇ 
ਰਾਸਤੀ ਈ' ਅਸਤ ਤਵ ਰਾਸਤ ਸਤ ਯਾਫ਼ਤਾ 
ਨੁਗ਼ੂਲ ਪਾਤਸ਼ਾਇ ਵਾ ਅਜ਼ਲੀ ਬਸਤ 
ਬ-ਜਾਨ-ਓ-ਦਿਲ ਸਿਫ਼ਤਿ ਰੰਗੋ ਰੰਗੇ 
ਕਾਰ ਸਾਜ਼ ਹਮਾ ਤਸਵੀਸ ਭਗੇ । 


65 


ਸਿਫ਼ਤ-ਏ-ਭਗੰਤੀ 


ਸਿਫ਼ਤੋਂ ਭਗੀਤੀ ਨਾ ਹੋਏ 
ਤਾਂ ਸਿਫ਼ਤੋਂ ਕੂੜ ਕਰੇ । 
ਲੇਖੇ ਜੋਖੇ ਰੰਗੇ ਨੇ 
ਸਭ ਗਮ ਭੰਗੇ ਨੇ 
ਤੇਰੇ ਸਗੀਤ ਦੀਆਂ ਧੁਨਾਂ “ਚ 
ਸਾਜ਼ੋਂ ਇਸ਼ਕ ਮੰਗੇ ਨੇ। 


ਰੱਤ ਬਸਤੇ ਪੱਤਝੜ ਵੜੇ 

ਗਰ ਸਿਫ਼ਤੇ ਦਰਿਆਓ' ਭਗੌਤੀ ਨਾ ਵਗੇ 
ਵਰਕੇ ਉਹ ਸਭ ਰਾਖ਼ ਹੋਣ 
ਜਿਨ ਕਿਛ ਹੋਰ ਘੜੇ । 


ਲਿਖ ਲਿਖ ਗੁਣਗਾਣ ਕਰੇ 
ਕਰੇ ਆਤਮਾ ਬੁਹਿਮੰਡ ਕੇ 
ਭਗੌਤੀ ਖ਼ੈਰਾਤ ਰੰਗ ਚੜ੍ਹੇ 

ਅੰਤਰ ਇਸ਼ਕ ਜਗੇ ਹਰਿ ਸਗ ਕੇ। 

ਕਰੋੜੀ ਦੀਪ ਜਲੇ 

ਚਾਨਣ ਹੋਏ ਕੁੱਲ ਦੁਨੀਆ ਰਸ਼ਨਾਏ 
ਹਮਰੇ ਰੈਣ ਹੀ ਰੈਣ ਸੜੇ 

ਗਰ ਭਗਤੀ ਜੀ ਨਾ ਬਾਤੀ ਬਣੇ । 


66 


ਇਹ ਲੋਇਣ ਤੇਰੀ ਭਾਲ ਤੋਂ ਭਰੇ 
ਬਿਨ ਤੇਰੇ ਅਨਦਿਨੁ ਬਿਖਮੁ ਢਲੇ 
ਸਭ ਨਜ਼ਾਰੇ ਧੂੜ ਬਣੇ | 


ਤੇਰੇ ਨੂਰ ਤੋਂ ਪਰਗਾਸਿਆ ਸੈਸਾਰ 
ਲਿਸ਼ਕ ਉੱਠੀ ਬੇਰਗ ਬਹਾਰ 


ਚਲੂਲਿਆ ਸ਼ਾਇਰ ਮਨ 
ਮੁਸਕੁਰਾਇਆ ਹਰ ਜਨ । 


ਤੇਰੀ ਸਿਫ਼ਤ ਕਣ ਕਣ ਕਰੇ 
ਤੇਰੀ ਬਿਰਤੀ ਪੈਨ ਧੰਨ ਕਰੇ । 


67 


ਇਸ਼ਕ ਦੀ ਨਮਾਜ਼ 


ਜਦ ਖ਼ਿਆਲ ਮੇਰੇ ਦੁਆ ਬਣ ਲਫ਼ਜ਼ਾਂ “ਚ ਪਰੋਣਗੇ 
ਖ਼ਰਾਬਾਂ ਦੀ ਦਹਿਲੀਜ਼ ਅੰਦਰ ਨਵੇਂ ਚਾਅ ਆਉਣਗੇ 
ਜਦ ਸੁੱਕੇ ਪੱਤੇ ਨਵੇਂ ਮੌਸਮ ਬੁਲਾਉਣਗੇ 
ਜਦ ਪੰਛੀ ਨਦੀਆਂ ਪਹਾੜਾਂ ਦੇ ਗੀਤ ਗਾਉਣਗੇ 
ਜਦ ਫੁੱਲ ਬੂਟੇ ਕਾਇਨਾਤ ਸਜਾਉਣਗੇ 
ਨਵੇਂ ਯੋਧੇ ਨਵੇਂ ਇਨਕਲਾਬ ਲਿਆਉਣਗੇ 
ਰੂਹ ਅੰਦਰ ਬਿਰਹੋਂ ਦੇ ਗੁਬਾਰ ਆਉਣਗੇ 
ਮੋਰਾ ਮਨ ਫਿਰ ਤੜਪੇਗਾ 
ਮੈਂ ਫਿਰ ਇਸ਼ਕ ਦੀ ਨਮਾਜ਼ ਪੜ੍ਹਾਂਗਾ। 


ਜਦ ਨਵੀਂ ਸਵੇਰ ਹਰ ਵਿਹੜੇ ਚਾਨਣ ਵੰਡੇਗੀ 
ਸਵਾਬ ਪੈਂਦੀ ਕੁੱਖ ਜ਼ਿਦਗੀ ਦਾ ਆਗਾਜ਼ ਕਰੇਗੀ 
ਜਦ ਹਜ਼ੂਰ ਦੀ ਕਲਮ ਸੋਚ ਦੇ ਬਨ ਤੋੜੇਗੀ 
ਜਦ ਤਨਹਾਈ ਟਿਕਾਹ ਦੀ ਡੋਲੀ ਚੜ੍ਹੇਗੀ 
ਜਦ ਵਗਦੀ ਹਵਾ ਮੇਰਾ ਹਾਲ ਘੱਲੋਗੀ 
ਮੇਰੇ ਇਸ਼ਕ ਦੀ ਬਾਤ ਇਹ ਗ਼ਜ਼ਲ ਕਹੇਗੀ 
ਮੇਰੇ ਇਸ਼ਕ ਤੋਂ ਬਾਅਦ ਇਹ ਬਾਤ ਰਹੇਗੀ 
ਮੋਰਾ ਮਨ ਫਿਰ ਤੜਪੇਗਾ 
ਮੈਂ ਫਿਰ ਇਸ਼ਕ ਦੀ ਨਮਾਜ਼ ਪੜ੍ਹਾਂਗਾ। 


ਜਦ ਮਜ੍ਬਾਂ ਦਾ ਟੋਲਾ ਸੱਚ ਦੇ ਰਾਹ ਪਏਗਾ 
ਮੁਸਲਿਮ ਰਾਮ ਗਾਉਣ ਵਾਲੀ ਨੂੰ ਮਾਂ ਕਹੇਗਾ 


68 


ਸਦਾ ਸਲਾਮਤ ਇਹ ਜਹਾਂ ਰਹੇਗਾ 
ਜਦ ਸ਼ਬਦਾਂ ਦੀ ਸੋਭਾ ਸ਼ਾਹੀ ਅਲੰਕਾਰ ਭਰੇਗਾ 
ਜਦ ਵਖ਼ਤ ਸੋਹਣਾ ਕਿਰਦਾਰ ਘੜੇਗਾ 
ਮੋਰਾ ਮਨ ਫਿਰ ਤੜਪੇਗਾ 
ਮੈਂ ਫਿਰ ਇਸ਼ਕ ਦੀ ਨਮਾਜ਼ ਪੜ੍ਹਾਂਗਾ। 


69 


ਨਦੀ ਦਾ ਗੀਤ 


ਇਹ ਨਦੀ ਦਾ ਗੀਤ ਹੈ 
ਜਿਹੜਾ ਮੇਰੀ ਰੂਹ ਨਾਲ ਜੁੜਿਆ ਹੋਇਆ ਹੈ 
ਮੇਰੇ ਸਾਹ ਇਸ ਦੀ ਸ਼ਾਇਰੀ ਦੇ ਟੋਟੇ ਨੇ 
ਮੋਰੀ ਸੋਚ ਇਸ ਦੀ ਰਫ਼ਤਾਰ ਹੈ 
ਇਹ ਮੈਨੂੰ ਮੇਰਾ ਵਜੂਦ ਸਿਖਾਉਂਦੀ ਹੈ 
ਮੈਂ ਇਸ ਦੀ ਸਿਫ਼ਤ ਕਰਦਾ ਹਾਂ 
ਅਸੀਂ ਰੱਖਾਂ, ਪਹਾੜਾਂ, ਬਾਗਾਂ ਦੇ 
ਦੀਦਾਰ ਕੀਤੇ ਹਨ 
ਸ਼ਾਮ ਦੀ ਹਵਾ ਨੇ ਸਾਡੇ ਕਿੱਸੇ ਗਾਏ ਨੇ 
ਥੋੜਾ ਵਖ਼ਤ ਲੱਗਿਆ ਸਾਨੂੰ ਇਹ ਗੀਤ ਲਿਖਣ ਲਈ 
ਗੀਤ ਜੋ ਸਮੇ ਲੈਂਦਾ ਹੈ ਇਸ ਜਹਾਂ 
ਤੇ ਉਸ ਜਹਾਂ ਦੇ ਜਜ਼ਬਾਤ ਸਾਰੇ 
ਇਹ ਗੀਤ ਜਿਸ 'ਚ ਨਦੀ ਨੇ 
ਮੇਰੇ ਖ਼ਿਆਲ ਆਪਣੇ ਬਣਾ ਲਏ 
ਤੇ ਛੁਪੀ ਹੋਈ ਕਲਾ ਨੂੰ ਮੁਬਾਰਕ ਮੰਨਿਆ 
ਇਹ ਗੀਤ ਜਿਸ 'ਚ ਮੈਂ ਨਦੀ ਨੂੰ 
ਉਸ ਦੇ ਮੰਜ਼ਰ ਬਾਰੇ ਇਤਲਾਹ ਕੀਤਾ 
ਸਾਡੇ ਘਰੇ ਆਏ ਝੱਖੜਾਂ ਨੇ 
ਮੇਰੀਆਂ ਗੱਲਾਂ ਤੇ ਮੇਰੇ ਇਸ਼ਕ ਨੂੰ ਨਿਖਾਰਿਆ 
ਜੇ ਇਸ ਨਦੀ ਦੀ ਇਕ ਵੀ ਬੁਦ ਗੁੰਮ ਜਾਏ 
ਤਾਂ ਮੇਰੇ ਪਿੰਡੇ ਦਾ ਪਾਣੀ ਘੱਟ ਜਾਏਗਾ 


70 


ਮਿੱਟੀ ਮਿਲਦੀ ਰਹੀ 
ਸ਼ਾਮ ਢੱਲਦੀ ਰਹੀ 
ਚੈਨ ਤਾਰਿਆਂ ਜੋ ਅੰਤਰ ਲਿਸ਼ਕਾਇਆ 
ਆਪਣੇ ਆਪ ਨੂੰ ਜਾਨਣ ਲਈ 
ਹੋਰ ਇਸ਼ਕ ਸਮੋ ਲੈਣ ਵਾਲਾ ਰਾਹ ਅਪਣਾਇਆ 
ਧਰਤੀ ਨੇ ਆਪਣੇ ਸੀਨੇ “ਚ ਮਹਿਫ਼ੁਜ਼ ਰੱਖ ਲਿਆ 
ਮੇਰਾ ਤੇ ਨਦੀ ਦਾ ਇਹ ਗੀਤ । 


ਹਉ 


ਮੇਰੀ ਆਤਮਾ ਪੜ੍ਹੀਂ 


ਜੇ ਮੇਰਾ ਹਾਲ ਜਾਨਣਾ 
ਮੇਰੇ ਦਿਲ ਦੇ ਵਰਕਿਆਂ ਤੋੱ 
ਮੇਰੀ ਆਤਮਾ ਪੜ੍ਹੀਂ। 


ਪੜ੍ਹੀ 
ਮੇਰੇ ਅੰਦਰਲੇ ਸੁਲਘਦੇ ਵਿਚਾਰਾਂ ਨੂੰ 
ਧਰਤ ਨੂੰ ਅੰਬਰ ਨਾਲ ਜੋੜਨ ਵਾਲੇ 
ਥੋਰ ਘਰੇ ਫੁੱਲਾਂ ਦੀ ਡੋਲੀ ਤੋਰਨ ਵਾਲੇ 

ਧੁੱਪਾਂ ਦੀ ਮਹਿਫ਼ਲ “ਚ ਪੱਤਿਆਂ ਨੂੰ ਨਚਾਉਣ ਵਾਲੇ । 


ਮੇਰੇ ਦਿਲ ਦੇ ਜਜ਼ਬਾਤ ਕੋਈ 
ਜਿਹੜੇ ਕੁਦਰਤ ਦੇ ਇਸ਼ਕ ਨਾਲ ਨਿੱਖਰ ਗਏ 
ਉਨ੍ਹਾਂ ਸੱਜਣਾਂ ਦੀ ਯਾਦ 
ਜੋ ਅਲਵਿਦਾ ਕਹਿ ਤੁਰ ਗਏ। 


ਪੜ੍ਹੀਂ 
ਮੇਰੇ ਖ਼ਿਆਲਾਂ “ਚ ਆਉਣਾ 
ਤੇ ਹੱਥ ਫੜਕੇ 
ਮਨ “ਚ ਸਜੀ ਕੁਦਰਤ ਦੀ ਸੈਰ ਕਰਾਉਣੀ। 


ਜੋ ਪਰਿਦੇ ਮੜ ਗਏ 
ਉਨ੍ਹਾਂ ਲਈ ਬਾਗਾਂ “ਚ ਵੱਸੇ ਇਸ਼ਕ ਦੇ ਅਹਿਸਾਸ । 
ਮੇਰੇ ਅੰਦਰ ਦੇ ਬੁਹਿਮੰਡ ਨੂੰ 
ਕਿ ਵੇਂ ਫੇਲ ਦੇ ਤੁ ੮, ੪ 
ਆਪਣੀ ਹੋਂਦ ਨੂੰ ਲੱਭ ਰਿਹਾਂ। 


ਪੜ੍ਹੀ 
ਕੁਝ ਕਹਾਣੀਆਂ ਜੋ ਪੰਨਿਆਂ ਤੱਕ ਆਈਆਂ ਨਹੀਂ 
ਕੁਝ ਯਾਦਾਂ ਜੋ ਅੱਖਰ ਲੱਭ ਪਾਈਆਂ ਨਹੀਂ। 
ਪੜ੍ਹੀ 
ਆਜ਼ਾਦ ਮੌਸਮਾਂ “ਚ ਆਜ਼ਾਦੀ ਲੱਭਦੇ ਖ਼੍ਹਾਬ 
ਅਰਜ਼ ਹੋਏ ਇਸ਼ਕ ਦੇ ਸ਼ੁਸ਼ੋਭਿਤ ਆਕਾਰ। 


ਪੜ੍ਹੀਂ 
ਖੁਨੀ ਨਦੀ “ਚ ਤੈਰਦੀ ਸੁਫ਼ਨਿਆਂ ਦੀ ਲਾਸ਼ 
ਕੁਝ ਫਟੇ ਹੋਏ ਵਰਕੇ ਵੀ ਮਿਲਣਗੇ 
ਪਰ ਕਿਸੇ ਦਾ ਕਸੂਰ ਨਾ ਕੱਢੀ 
ਮੈਨੂੰ ਪੜ੍ਹਨ ਦਾ ਫ਼ਤੂਰ ਨਾ ਛੱਡੀਂ। 


ਅੰਗ ਅੰਗ 'ਚ ਨਾਨਕ ਲਈ ਚਾਅ 
ਆਪਣੀ ਭਾਲ “ਚ 
ਆਪਣੇ ਹੀ ਘਰ ਨੂੰ ਜਾਂਦੇ ਰਾਹ। 


ਗੀ 


ਪੜ੍ਹੀਂ 

ਹਸੀਨ ਘੜੀਆਂ “ਚ ਲਿਖੇ ਸੁਹਾਵਣੇ ਗੀਤ 

ਮੇਰੀ ਆਤਮਾ ਨੂੰ ਤੜਪਾ ਕੇ ਲੁੱਕ ਗਈ 
ਉਸ ਰੱਤ ਦੀ ਕਰਾਮਾਤ । 


ਪੜ੍ਹੀ 
ਕਣੀਆਂ ਨਾਲ ਭਿੱਜੀ ਮਿੱਟੀ ਵਿੱਚ 
ਹਯਾਤ ਦੀ ਤਾਂਘ 
ਮੱਥੇ ਦੇ ਮੇਲੇ ਵੜੇ 
ਘੋੜੀਆਂ ਗਾਉਣ ਵਾਲੇ ਅਹਿਸਾਸ। 


ਪੜ੍ਹੀਂ 
ਕਲਮ ਨੂੰ ਫਾਂਸੀ ਲਟਕਾਉਣ ਵਾਲੇ 
ਸੋਚ ਵਿਚਾਰ 
ਉਮਰਾਂ ਦੇ ਮੁਕਦੇ ਸਵਾਸ 
ਤੇ ਚੜ੍ਹਦੀ ਜਵਾਨੀ ਦੇ ਇਨਕਲਾਬ ਪੜ੍ਹੀਂ। 
ਪੜ੍ਹਨਾ ਹੀ ਹੈ 
ਤੂੰ ਮੇਰੀ ਆਤਮਾ ਪੜ੍ਹੀਂ। 


74 


ਪੁਰਾਣੀ ਕਲਾ 


ਪੁਰਾਣੇ ਦੌਰ ਦੀ ਗੱਲ ਉੱਠੀ ਹੈ 
ਅੱਜ ਦੀ ਪਹੁੰਚ ਤੋਂ ਬਾਹਰ ਫੁੱਟੀ ਹੈ 
ਕੱਲ ਦੀ ਤਕਦੀਰ ਦਾ ਵੱਸ ਹੈ ਚੱਲਿਆ 
ਇਸ ਪਲ ਨੂੰ ਆਪਣੇ ਫ਼ਰਮਾਨ ਦਾ ਖ਼ਤ ਘੱਲਿਆ 
ਨਵਿਆਂ ਖ਼੍ਾਬਾਂ ਨੂੰ ਬੁਰਕੀ ਨਾ ਪਾਈ 
ਪੁਰਾਣੇ ਹੀ ਗੀਤ ਗਾਉਂਦੀ ਸੁੱਤੀ ਹੈ 
ਬੋਲੀ ਇਹਦੀ ਚੀਰ ਫਾੜ ਕਰ ਗਈ 
ਸਾਡੀਆਂ ਅਕਲਾਂ ਦੇ ਕੋਮਲ ਸਿਦਕਾਂ ਨੂੰ 
ਹਰ ਖ਼ੁਮਾਰ ਅੱਜ ਦਾ ਢਾਇਆ 
ਕੱਲ ਨੇ ਅੱਜ ਦੀ ਬਦਲੀ ਕਾਇਆ 
ਆਉਂਦੇ ਸਮੇਂ ਦਾ ਕਸੂਰ ਨਾ ਆਇਆ 
ਅੱਜ ਦੀਆਂ ਦੁਆਵਾਂ ਇਹਦੀ ਮੁੱਠੀ ਹੈ 
ਮੱਥੇ ਸਾਡੇ ਚੱਕਰਾਂ “ਚ ਪਏ 
ਪੁਰਾਣੇ ਸਮੇਂ ਨੇ ਇਮਤਿਹਾਨ ਲਏ 
ਨਜ਼ਰ ਤਬਾਹ ਹੋ ਚੁੱਕੀ ਹੈ 
ਨਵੇ' ਅਸਮਾਨ ਦੀ “ਵਾ ਬਣਕੇ 
ਪੁਰਾਣੀ ਕਲਾ ਲੁੱਤੀ ਹੈ। 


75 


ਤੁਸੀਂ ਜ਼ਿਕਰ ਮੇਰਾ ਕਰਦੇ ਹੋ 

ਮੈਂ ਹਰਫ਼ ਵੇਚ ਕੇ ਜੀਨਾ ਹਾਂ 

ਕਿਉਂ ਫ਼ਿਕਰ ਮੇਰਾ ਕਰਦੇ ਹੋ 
ਮੈਂ ਖ਼ਾਕ ਨਾਲ ਜ਼ਖ਼ਮ ਸੀਨਾ ਹਾਂ। 


ਮੇਰਾ ਖ਼ਾਕ ਹੀ ਟਿਕਾਣਾ 
ਨਾ ਜ਼ਰ ਤਖ਼ਤਾਂ 'ਤੇ ਮੈਂ ਜਾਣਾ 
ਬਿਨ ਖ਼ਾਕ ਮੈਨੂੰ ਦੈਰ ਨਾ ਸੱਝੇ 
ਮੇਰੇ ਗੋਸ਼ ਹਕੀਕੀ ਗੀਤ ਹੀ ਬੁੱਝੇ 
ਕਿ 
ਬੇ-ਖ਼੍ਾਬ ਹਾਂ, ਬੇਅੰਦਾਮ ਹਾਂ। 


ਜੋ ਖਿੱਚ ਹੈ ਜੋ ਦਿੱਖ ਹੈ 
ਝੋਲੀ ਮੇਰੇ ਖ਼ਾਕ ਦੀ ਭਿੱਖ ਹੈ 
ਬੇਇਲਮੀ ਮਰਜ਼ ਤੋਂ ਖੋਪੜ ਬਚਾਉਣੇ ਨੇ 
00 
ਅਪਨਾਉਣੇ ਨੇ ਖ਼ਾਕ ਨੇ ਫ਼ਰਮਾਨ ਖ਼ੁਦਾ ਕੇ 
ਫਿਰ ਖ਼ਾਕ ਨੇ ਇਸ਼ਕ ਨਾਲ ਤਾਲਕਾਤ ਬਣਾਉਣੇ ਨੇ। 


ਖ਼ਾਕ ਦਾ ਖੇਡਨ ਖ਼ਾਕ ਦੀ ਵੇਦਨਾ 
ਖ਼ਾਕ ਦੇ ਕੌਤਕ ਕਿਸੇ ਰੂਹ ਨੂੰ ਭੇਦ ਨਾ 
76 


ਖ਼ਾਕ ਦੇ ਸੋਹਿਲੇ ਕੁਦਰਤ ਸਾਧਨਾ 

ਖ਼ਾਕ ਦੀ ਦਸਤਕ ਸਹਿਜ ਆਵਣਾ 
ਖ਼ਾਕ “ਚ ਲਿਪਟੀ ਹੋਂਦ ਮੇਰੀ 
ਖ਼ਾਕ ਹੀ ਗਾਵੇ ਹਮਦ ਤੇਰੀ। 


ਖ਼ਾਕ ਨੇ ਸਿਰਜੇ ਰੰਗ ਜਹਾਂ ਕੇ 
ਖ਼ਾਕ ਤੋਂ ਉਪਜੇ ਵਾਲੀ ਦਰਬਾਰ ਕੇ 
ਖ਼ਾਕ ਦੀ ਬਣਤਰ ਦੇਹਾਂ ਦੇ ਅੰਤਰ 
ਜ਼ਮਾਨਾ ਗਾਉਂਦਾ ਸੋਹਿਲੇ ਦਸਤਗੀਰ ਮਹਾਨ ਕੇ 
ਖ਼ਾਕ ਨੇ ਫ਼ਿਕਰਾਂ 'ਤੇ ਫ਼ਨਾ ਨਹੀਂ ਹੋਣਾ 
ਖ਼ਾਕ ਨੇ ਭਰਨੇ ਸਫ਼ੇ ਇਤਿਹਾਸ ਕੇ । 
ਖ਼ਾਕ ਦੇ ਗਹਿਣੇ ਖ਼ਾਕ ਦੀ ਇਸਮਤ 
ਖ਼ਾਕ ਹੀ ਰਾਜ ਹੈ ਖ਼ਾਕ ਹੀ ਤਾਜ ਹੈ 
ਖ਼ਾਕ ਹੀ ਬ੍ਰਹਿਮੰਡ ਹੈ ਖ਼ਾਕ ਹੀ ਆਕਾਰ ਹੈ 
ਖ਼ਾਕ ਦੀ ਦਮਕ ਤੇ ਬਜਰ ਨਿਸਾਰ ਹੈ 
ਖ਼ਾਕ ਹੀ ਜੈਨਤ ਖ਼ਾਕ ਹੀ ਦੋਜ਼ਖ ਹੈ 
ਖ਼ਾਕ ਹੀ ਜਿਲਦ ਖ਼ਾਕ ਹੀ ਪਾਕ ਹੈ । 


ਖ਼ਾਕ ਲਈ ਹਰ ਯੋਧਾ ਤਿਆਰ ਹੈ 
ਖ਼ਾਕ ਨਾਲ ਮਿਲਿਆ ਦੁਨੀ ਅਵਤਾਰ ਹੈ 
ਖ਼ਾਕ ਨੇ ਹਵਾ ਦੀ ਕਹਾਣੀ ਲਿਖਣੀ ਹੈ 
ਖ਼ਾਕ ਨੇ ਰਕਮ ਜਿਸਮਾਂ ਦੀ ਲਿਖਣੀ ਹੈ 
ਖ਼ਾਕ ਦੇ ਰਾਹੀਆਂ ਦਾ ਦਰਸ ਉਚੇਰਾ ਹੈ 
ਖ਼ਾਕ ਦੇ ਮਸਤਕ “ਚ ਹਰ ਪਲ ਸਵੇਰਾ ਹੈ। 


ਖ਼ਾਕ ਤੋਂ ਉੱਠਿਆ ਹਾਂ 
ਖ਼ਾਕ “ਚ ਮਿਲ ਜਾਣਾ ਹੈ। 


77 


ਹਰ ਕਫ਼ਸ ਨੂੰ ਤੋੜਨ ਦੀ ਹਿਮਤ ਰੱਖਦੀ ਇਹ ਕਲਮ 
ਇਸ ਦੀ ਕੀਮਤ ਨਹੀਂ ਪਾਈ ਜਾ ਸਕਦੀ 
ਅਕਸਰ ਦਵਾਮ ਰਹਿਦੀ ਇਹ ਕਲਮ । 


78 


ਕਵਿਤਾ ਦੀ ਨਬਜ਼ 


ਧੁੱਪਾਂ ਤੇ ਛਾਵਾਂ ਨਾਲ 
ਇਸ ਕਵਿਤਾ ਦੀ ਨਬਜ਼ ਜੁੜੀ। 


ਫੁੱਲਾਂ ਦੇ ਰੰਗ ਖਿੜਦਿਆਂ ਨਾਲ 
ਬੇੜੀ ਦੇ ਮੁਸਾਫ਼ਰ ਹੱਸਦਿਆਂ ਨਾਲ 
ਇਸ ਕਵਿਤਾ ਦੀ ਨਬਜ਼ ਜੁੜੀ । 


ਤੈਰਦੇ ਖ਼ੂਾਬਾਂ ਦੀ ਬਣਾਵਟ ਨਾਲ 
ਗੂੰਜਦੇ ਫ਼ਕੀਰਾਂ ਦੀ ਆਹਟ ਨਾਲ 
ਇਸ ਕਵਿਤਾ ਦੀ ਨਬਜ਼ ਜੁੜੀ । 


ਗੀਤਾਂ “ਚ ਗਰਜੇ ਜਜ਼ਬਾਤਾਂ ਨਾਲ 
ਰੱਬ ਨਾਲ ਹੋਈਆਂ ਬਾਤਾਂ ਨਾਲ 
ਇਸ ਕਵਿਤਾ ਦੀ ਨਬਜ਼ ਜੁੜੀ । 
ਠੀਕਰਾਂ ਤੇ ਸਜੇ ਮਿੱਟੀ ਦੇ ਕਣ ਨਾਲ 
ਇਸ ਕਵਿਤਾ ਦੀ ਨਬਜ਼ ਜੁੜੀ । 
ਸਾਹਾਂ 'ਚ ਨਾਮ ਧਿਆਉਣ ਨਾਲ 
ਇਸ ਕਵਿਤਾ ਦੀ ਨਬਜ਼ ਜੁੜੀ । 


79 


ਚਾਨਣ ਫੜਦੇ ਚਕੋਰ ਨਾਲ 
ਇਸ ਕਵਿਤਾ ਦੀ ਨਬਜ਼ ਜੁੜੀ। 
ਸੂਫ਼ੀਆਨਾ ਵਿਹੜੇ ਦੀ ਮਸਤੀ ਨਾਲ 
ਉਰੋਂ ਪਾਰ ਲੈ ਜਾਂਦੀ ਕਸ਼ਤੀ ਨਾਲ 
ਇਸ ਕਵਿਤਾ ਦੀ ਨਬਜ਼ ਜੁੜੀ। 


680 


ਰਾਜਾਨ 
] ਉ] ਰੰਗ ਖੋ ] ਉ] ਰੱ ਉ] 
ਤੇ ਭਟਕੇ ਖੋਪੜਾਂ ਨੂੰ ਮਿਲਿਆ 
ਤੇਰਾ ਅੰਬਰ ਭਰਿਆ ਚਾਨਾਣ ਵੇ 
ਤੂੰ ਹੀ ਰਾਜਾਨੁ ਵੇ ਤੂੰ ਹੀ ਰਾਜਾਨੁ ਵੇ। 


ਸਾਡੇ ਬੇਲਿਆਂ ਦੇ ਵਿੱਚ ਲੁਕੇ ਹੋਏ 
ਆਜ਼ਾਦ ਹੋਏ ਨੇ ਸਾਏ ਵੇ 
ਜ਼ਿਮੀਂ ਆਸਮਾਂ ਪੁੱਛਣ ਲੱਗੇ 
ਕੰਣ ਬਣਿਆ ਤੇਰਾ ਤਾਣ ਵੇ 
ਤੂੰ ਹੀ ਰਾਜਾਨੁ ਵੇ ਤੂੰ ਹੀ ਰਾਜਾਨੁ ਵੇ। 
ਖ਼ਸਮ ਦੁਆਰੇ ਪੁੱਜੇ ਹੋਏ 
ਸਾਡੇ ਖ਼ਿਆਲ ਤੇਰੇ ਵਿੱਚ ਰੁੱਝੇ ਹੋਏ 
ਜਿਤ ਕੁਰਲਾਵੇ ਸਾਡੀ ਜਾਨ ਵੇ 
ਤੂੰ ਰਾਹ ਦਿਖਾਵੇਂ ਤੂੰ ਹੀ ਸੁਜਾਣੁ ਵੇ 
ਤੂੰ ਹੀ ਰਾਜਾਨੁ ਵੇ ਤੂੰ ਹੀ ਰਾਜਾਨੁ ਵੇ। 


ਕੈਨ ਪੜਵਾ ਕੇ ਫੜਫੜਾਇਆ 

ਨੰਗੇ ਹੋ ਕੇ ਧਰਮ ਰਚਾਇਆ 

ਕੁਝ ਰਹਿ ਗਏ ਸੱਚ ਤੋਂ ਅਣਜਾਣ ਵੇ 
ਐਸੇ ਫ਼ਰੇਬਾਂ ਤੋਂ ਬਚਾਵੇ ਤੇਰਾ ਗਾਣ ਵੇ 
ਤੂੰ ਹੀ ਰਾਜਾਨੁ ਵੇ ਤੂੰ ਹੀ ਰਾਜਾਨੁ ਵੇ। 


61 


ਖ਼ਲਕਤ ਦੇ ਵਿੱਚ ਕੁੱਲੀ ਸਾਡੀ 
ਵਿੱਚ ਕੂੜ ਕਰਮ ਸਮਾਨ ਵੇ 
ਉਹਨਾਂ ਆਸ਼ਿਕਾਂ ਦਾ ਉੱਚਾ ਈਮਾਨ ਵੇ 
ਜੋ ਤੇਰੇ ਦਰ 'ਤੇ ਹੋਣ ਪਰਵਾਣੁ ਵੇ 
ਤੂੰ ਹੀ ਰਾਜਾਨੁ ਵੇ ਤੂੰ ਹੀ ਰਾਜਾਨੁ ਵੇ। 


ਦੁਵਾਲਬਾਜ਼ ਰਵਈਆ ਏਕੇ ਜੈਸਾ 
ਕਿਝ ਲੱਭਾਂ ਇਕ ਮਹਾਨ ਵੇ 
ਜਿਨ ਮੁਬਾਰਕ ਰਕਮ ਇਸ਼ਕ ਕਰੇਂਦਾ 
ਓਹੀ ਲਗਦਾ ਤੇਰਾ ਨੀਸਾਣੁ ਵੇ 
ਤੂੰ ਹੀ ਰਾਜਾਨੁ ਵੇ ਤੂੰ ਹੀ ਰਾਜਾਨੁ ਵੇ। 


ਰਸਮ ਖੇਡਾਂ ਨਾ ਖੇਡੋ ਭਾਈ 
ਇਕ ਜਿੰਦੜੀ ਕਿਉਂ ਬਿਖਮੁ ਲੈਘਾਈ 
ਰਤਨ ਲੱਭਣ ਕਦੇ ਅੰਦਰ ਜਾਈਂ 
ਸੱਚੋ ਸੱਚ ਤੇਰਾ ਫੁਰਮਾਣੁ ਵੇ 
ਤੂੰ ਹੀ ਰਾਜਾਨੁ ਵੇ ਤੂੰ ਹੀ ਰਾਜਾਨੁ ਵੇ। 


ਤੂੰ ਹੀ ਰਾਜਾਨ ਵੇ ਤੂੰ ਹੀ ਰਾਜਾਨ ਵੇ। 
ਤੇਰੀ ਨਦਰਿ ਦੀ ਛਾਓਂ ਹੇਠਾਂ 

ਹਰ ਸਾਹ ਜਿਦਗੀ ਦਾ ਵਰਦਾਨ ਵੇ 

ਤੇਰੀ ਸਿਫ਼ਤ ਸਲਾਹੇ ਜੋ ਗੀਤ ਗਾਏ 


82 


ਭਗਤਾਂ “ਤੇ ਕਰਦੇਂ ਮਾਣੁ ਵੇ 
ਤੂੰ ਹੀ ਰਾਜਾਨੁ ਵੇ ਤੂੰ ਹੀ ਰਾਜਾਨੁ ਵੇ। 


ਜ਼ਰੇ ਜ਼ਰੇ ਪਾਕ ਗੋਵਿਦਾ 
ਤੂੰ ਪਾਪ ਖਡਨ ਤੂੰ ਬਖ਼ਸ਼ਿਦਾ 
ਤੇਰਾ ਨਾਮ ਹੈ ਹਰ ਦਮ ਲੋੜੀਂਦਾ 
ਤੂੰ ਸਭ ਲਿਖਿਆ ਗੁਣੀ ਨਿਧਾਨੁ ਵੇ 
ਤੂੰ ਹੀ ਰਾਜਾਨੁ ਵੇ ਤੂੰ ਹੀ ਰਾਜਾਨੁ ਵੇ। 


ਜਿਧਰੇ ਸਾਡੀ ਨਾ ਪਛਾਣ ਵੇ 

ਉੱਥੇ ਤੇਰੀ ਉੱਚੀ ਸ਼ਾਨ ਵੇ 

ਫੁੱਲ ` ਜਿੱਥੇ ਮਿਲਦੇ 
ਜਿੱਥੇ ਖਿੜਦੇ ਖ਼ਮਾਰੇ ਅਰਮਾਨ ਵੇ 
ਉੱਥੇ ਸਜਿਆ ਤੇਰਾ ਦੀਵਾਣ ਵੇ 
ਤੂੰ ਹੀ ਰਾਜਾਨੁ ਵੇ ਤੂੰ ਹੀ ਰਾਜਾਨੁ ਵੇ। 


63 


ਦਥ 
ਲੁਕਿਆ ਇਨ੍ਹਾਂ ਲਫ਼ਜ਼ਾਂ “ਚ 
ਜਹਾਨਾਂ “ਚ, ਇਸ਼ਕ ਤੇ ਸ਼ਾਂਤੀ ਦੇ। 
ਇਤ 
7 
ਮੈਨੂੰ ਮੋਰਾ ਸਕੂਨ 
ਉਸ ਖੋਈ ਹੋਈ ਕਲਾ ਦੀ ਭਾਲ “ਚ 
ਜੋ ਅੰਦਰ ਖੋਹ ਗਈ 
ਉਹਨਾਂ ਲਫ਼ਜ਼ਾਂ ਦੇ ਅਹਿਸਾਸ “ਚ 
ਜੋ ਤੇਰੀ ਸਿਫ਼ਤ ਗਾ ਸਕਣ । 
ਮੈਨੂੰ ਸਹਿਮਤ ਨਾ ਹੋਣ ਦਈ 
ਤਾਂ ਕਿ ਮੈਂ ਇਹ ਭਾਲ ਨਾ ਛੱਡਾਂ 
ਰੁਸਵਾਈ ਦੇ ਤੋਹਫ਼ੇ ਭੇਜੀ 


64 


ਤਾਂ ਜੋ ਮੈਂ ਤੇਨੂੰ ਲੱਭ ਸਕਾਂ 
ਹਰ ਦਵਾ ਵਿੱਚ, ਕਣੀ ਕਣੀ ਵਿੱਚ । 


ਮੇਰੇ ਮਨ ਤੇ ਮੋਰੀ ਰੂਹ ਦਰਮਿਆਨ 
ਮੇਰਾ ਸਕੂਨ ਭਟਕੇ 
ਹਰ ਲਮਹੇ ਇਸ ਖ਼ਿਆਲ ਦੀ ਭਾਲ ਕਰੇ 
ਬੁਹਿਮੰਡ “ਚ ਮੇਰੀ ਹੋਂਦ ਲੱਭੇ 
ਨਾਨਕ ਦੀ ਕੋਈ ਬਾਤ ਸਿੱਖੇ 
ਤਾਂ ਹੀ ਸਫ਼ਲ ਹੋਵਾਂਗਾ 
ਤੇਨੂੰ ਲੱਭਣ 'ਚ 
ਉਸ ਹਵਾ ਵਿੱਚ 
ਜੋ ਮੇਰਾ ਮੱਥਾ ਚੰਮੇਗੀ 
ਜੋ ਤੇਰੇ ਹੋਣ ਦਾ ਅਹਿਸਾਸ ਕਰਾਏਗੀ। 


ਉਸ ਦਰਖ਼ਤ ਦੀ ਛਾਂ ਹੇਠਾਂ 
ਜਿੱਥੇ ਸ਼ਾਇਰਾਂ ਰੱਬ ਗਾਇਆ ਸੀ 
ਜਿੱਥੇ ਆਸ਼ਿਕਾਂ ਕੁਦਰਤ ਨੂੰ ਪਾਇਆ ਸੀ 
ਜਿੱਥੇ ਫੁੱਲ ਝੂਮ ਉੱਠੇ ਸੀ 


ਤੂੰ ਮੈਨੂੰ ਏਦਾਂ ਮਿਲੀਂ ਕਿ ਮੈਂ ਖ਼ਦ ਨੂੰ ਮਿਲ ਜਾਵਾਂ 


੨ 
== 


85 


86 


ਲਤੀਫ਼ਾ 


ਸਰੋਂ ਮਹਿਕ ਉੱਠਣੀ, ਸੂਰਜ ਪੈਣੀ ਲਾਲੀ 
ਕੋਇਲਾਂ ਨਮਨ ਕਰਨਾ, ਵਣਾਂ ਰੂੰਜਦੀ ਬਾਣੀ। 


ਮਨ ਦੇ ਮੋਰਾਂ ਤੜਪਣਾ, ਨਾਨਕ ਬੁੱਕਲ ਪਾਉਣੀ 
ਰੂਹਾਂ ਸਿਧਾਂਤ ਸਿੱਖਣਾ, ਮੁਸਾਫ਼ਰਾਂ ਉਸਤਤ ਗਾਉਣੀ। 


ਫੁੱਲਾਂ ਮਹਿਕਾਂ ਲਾਉਣਾ, ਬਾਗਾਂ ਧਰਤ ਸਜਾਉਣੀ। 


ਸੁੱਤੀ ਕਲਾ ਫੁੱਟਣੀ, ਬਿਨਸੇ ਅਕਲ ਨਿਆਣੀ 
ਰੂਹ ਫ਼ਕੀਰੀ ਕਰਨੀ, ਦਿਲ ਆਮਦ ਰੁਸ਼ਨਾਉਣੀ। 


ਜਨੂਨ ਉਬਾਲੇ ਮਾਰਨਾ, ਮਿਹਨਤਾਂ ਜੋਗ ਜਿਤਾਉਣੀ 
ਇਨਕਲਾਬ ਕਰਮ ਧਾਰਨਾ, ਧਰਮਾਂ ਮਰਹਮ ਲਾਉਣੀ। 


ਕਾਜ਼ੀਆਂ ਸੂਰਾ ਪੜ੍ਹਨਾ, ਲਫ਼ਜ਼ਾਂ ਈਦ ਮਨਾਉਣੀ 
ਨਮਾਜ਼-ਏ-ਖ਼ੁਦਾ ਗਾਉਣਾ, ਸ਼ਾਮਾਂ ਦੀਦ ਕਰਾਉਣੀ। 


ਜ਼ਿੰਦਗੀ ਥਾਲੀ ਪਰੋਸਣੀ, ਮੁਹੱਬਤਾਂ ਪਨਾਹ ਦੇਣੀ 
ਜੁੜਦੇ ਮੰਜ਼ਰ ਰਹਿਣੇ, ਹਸਰਤ ਰਾਜ਼ੀ ਰਹਿਣੀ। 


87 


688 


ਲਬ ਖ਼ੁਦਾ ਦੇ ਦਰ ਤੋਂ ਭਟਕਿਆ 
ਮੁਸ਼ਕ ਜ਼ਬਾਨ 'ਤੇ ਪਰਲੋ ਆਈ 
ਨਾਮ ਖ਼ਮਾਰੇ ਤੜਪਣ ਭਾਈ । 


90 


ਧਰਤ ਦੇ ਸਿਰ “ਤੇ ਸਜੇ ਪਰਬਤਾਂ ਦਾ ਗੀਤ ਹਾਂ 
ਫ਼ਲਕ ਘਰੋਂ ਪਰਤ ਆਏ ਪੰਛੀਆਂ ਦੀ ਪ੍ਰੀਤ ਹਾਂ 
ਪਾਣੀਆਂ “ਚ ਨੱਚਦੇ ਹੈਸਾਂ ਦੀ ਰੀਤ ਹਾਂ 
ਕਲਮ ਵਿੱਚੋਂ ਉਮੜ ਰਹੇ ਲਫ਼ਜ਼ਾਂ ਦਾ ਮੀਤ ਹਾਂ 
ਮੈਂ ਇਸ਼ਕ ਹਾਂ, ਮੇਰੇ ਅਫ਼ਸਾਨੇ ਤੋ ਮੇਰਾ ਦਿਲ ਵਾਕਿਫ਼ ਹੈ। 


ਬੀਤੇ ਵਰ੍ਹਿਆਂ ਦਾ ਖ਼ਾਬ ਹਾਂ 
ਬੱਦਲਾਂ “ਚ ਘੁਲਿਆ ਆਬ ਹਾਂ 
ਖਿੜੀਆਂ ਰੱਤਾਂ ਦਾ ਸਵਾਬ ਹਾਂ 
ਕਿਸੇ ਸ਼ਾਮ ਦੇ ਵੇਲੇ, ਸਾਜ਼ ਦੀ ਧੜਕਣ ਬਣ 
ਕਿਸੇ ਵਣ ਦੀ ਗਲਵਕੜੀ ਅੰਦਰ, ਮਰਦਾਨੇ ਦੀ ਰਬਾਬ ਹਾਂ 
ਮੈਂ ਇਸ਼ਕ ਹਾਂ, ਮੇਰੇ ਅਫ਼ਸਾਨੇ ਤੋਂ ਮੇਰਾ ਦਿਲ ਵਾਕਿਫ਼ ਹੈ। 


ਲਫ਼ਜ਼ਾਂ “ਚ ਪਰੋਏ ਜਜ਼ਬਾਤਾਂ ਦਾ ਰਾਹ ਹਾਂ 
ਜੇ ਮਨ ਦੇ ਵਿਹੜੇ ਨਾਨਕ ਨਹੀਂ, ਤਾਂ ਸਵਾਹ ਹਾਂ 
ਪੱਤਿਆਂ ਦਾ, ਕਿਰਨਾਂ ਦਾ, ਕਣੀਆਂ ਦਾ ਗਵਾਹ ਹਾਂ 
ਰੇਸ਼ਮੀ ਚਾਨਣ ਲੋਅ ਸਦਕੇ ਤਾਰਿਆਂ ਦਾ ਚਾਅ ਹਾਂ 
ਮੈਂ ਇਸ਼ਕ ਹਾਂ, ਮੇਰੇ ਅਫ਼ਸਾਨੇ ਤੋਂ ਮੇਰਾ ਦਿਲ ਵਾਕਿਫ਼ ਹੈ। 


ਕਾਰ ਸਾਜ਼ ਵਿੱਚ ਰੱਝਿਆ ਖ਼ਮਾਰ ਹਾਂ 
ਕੁਦਰਤ ਘਰੇ ਸਜੀ ਕਵਿਤਾ ਦਾ ਸ਼ਿਗਾਰ ਹਾਂ 
ਵਹਿੰਦੇ ਪਾਣੀਆਂ ਨਾਲ ਜੁੜੀਆਂ ਕਹਾਣੀਆਂ ਦਾ ਸਾਰ ਹਾਂ 
ਆਤਮਾ ਦੇ ਮੰਦਰ ਅੰਦਰ 


91 


ਬਿਸਮਿੱਲ੍ਹਾ ਗਾ ਰਿਹਾਂ ਵਾਰ ਵਾਰ ਹਾਂ 
ਮੈਂ ਇਸ਼ਕ ਹਾਂ, ਮੇਰੇ ਅਫ਼ਸਾਨੇ ਤੋ ਮੇਰਾ ਦਿਲ ਵਾਕਿਫ਼ ਹੈ। 


ਧੂੜ ਹਾਂ, ਧੂੜ ਦਾ ਹੀ ਗੁਣਗਾਨ ਹਾਂ 
ਥਿਰਕਦੇ ਅਸਮਾਨ ਓਹਲੇ ਪਰਿਦਿਆਂ ਲਈ ਅਜ਼ਾਨ ਹਾਂ 
ਪੀੜੀਆਂ ਤੋਂ ਆਈ ਹਕੀਕੀ ਦੌਲਤਾਂ 'ਤੇ ਕੁਰਬਾਨ ਹਾਂ 
ਜ਼ਿਦਗੀ ਦੀ ਨਮਾਜ਼ ਪੜ੍ਹਣ ਆਇਆ 
ਨਿਮਾਣਾ ਜਿਹਾ ਮਹਿਮਾਨ ਹਾਂ 
ਮੈਂ ਇਸ਼ਕ ਹਾਂ, ਮੇਰੇ ਅਫ਼ਸਾਨੇ ਤੋਂ ਮੇਰਾ ਦਿਲ ਵਾਕਿਫ਼ ਹੈ। 


ਨਾਮ ਦੀ ਵਰਖਾ ਨਾਲ ਭਿੱਜੀ ਹੋਈ ਜ਼ਮੀਨ ਹਾਂ 
ਕਾਰਜਾਂ ਦੇ ਮੱਥਿਆਂ “ਚ ਧਰਮਾਂ ਦਾ ਯਕੀਨ ਹਾਂ 
ਅੰਤਰ-ਗਤ ਸੁਣਾ ਰਹੀ ਕਿਤਾਬ ਆਫ਼ਰੀਨ ਹਾਂ 
ਖ਼ਾਕ ਨੂੰ ਪਾਕ ਮੰਨਦਿਆਂ ਬਣਿਆ ਮਸਕੀਨ ਹਾਂ 
ਮੈਂ ਇਸ਼ਕ ਹਾਂ, ਮੇਰੇ ਅਫ਼ਸਾਨੇ ਤੋਂ ਮੇਰਾ ਦਿਲ ਵਾਕਿਫ਼ ਹੈ। 


92 


ਜਲਦ ਮਿਲਾਂਗੇ 


ਇਸ ਤੋਂ ਪਹਿਲਾਂ ਕਿ ਇਹ ਸ਼ਬ ਮੈਨੂੰ ਲੈ ਚੱਲੇ 
ਤੇ ਮੈਂ ਤੇਰੀ ਨਜ਼ਰੋਂ ਓਹਲੇ ਹੋ ਜਾਵਾਂ 
_ਮੈਂ ਤੈਨੂੰ ਨਮਨ ਕਰਦਾ ਹਾਂ 
ਤੇਰੇ ਦਿੱਤੇ ਇਲਮ ਖ਼ਜ਼ਾਨੇ ਲਈ 
ਹਯਾਤ ਦੇ ਖੂਬਸੂਰਤ ਰੰਗਾਂ ਲਈ 
ਬੇਸ਼ਮਾਰ ਇਸ਼ਕ ਤਰੰਗਾਂ ਲਈ 
ਮੇਰੇ ਦਿਲ ਨੂੰ ਆਪਣਾ ਘਰ ਬਣਾਉਣ ਲਈ 
ਉਹਨਾਂ ਘੜੀਆਂ ਲਈ 
ਜਦ ਤੂ ਮੇਰਾ ਹਕੀਮ ਬਣਿਆ 


ਮੇਰੇ ਸੁਫ਼ਨਿਆਂ ਦੇ ਬਾਜ਼ ਨੂੰ ਖੁੱਲ੍ਹਾ ਅਅਮਾਨ ਦਿਖਾਉਣ ਲਈ 


ਮੈਂ ਤੇਰਾ ਖ਼ਰਾਇਸ਼ਗਰ ਰਿਹਾ ਹਾਂ 
ਮੈਂ ਤੇਰੇ ਗੀਤ ਰੁੱਖਾਂ ਹਵਾਵਾਂ ਲਈ ਗਾਏ ਨੇ 
ਤੀਜ 
ਮੈਂ ਆਪਣੀ ਸਾਰੀਆਂ ਕਹਾਣੀਆਂ, ਕਵਿਤਾਵਾਂ 
ਤੇਰੇ ਨਾਮ ਕਰਦਾ ਹਾਂ। 


ਫ਼ਿਰਾਕ ਵੇਲਾ ਆ ਗਿਆ 
ਮਲਾਹ ਉਡੀਕ ਰਿਹਾ 
ਜਾਣ ਦੇ ਹੁਣ ਮੈਨੂੰ 
ਤੇ ਖੋਹ ਜਾਣ ਦੇ ਦਰਿਆ-ਏ-ਕੀਰ ਵਿੱਚ 
ਕੱਲ ਸਵੇਰ ਦੀ ਧੁੱਪ “ਚ ਮਿਲਾਂਗਾ ਮੈਂ ਤੇਨੰ 
ਮੈਂ ਉਹ ਰੌਸ਼ਨੀ ਬਣਾਂਗਾ ਜੋ ਨਿੱਘ ਦੇਵੇ 
ਓਂ 
ਮੈਂ ਤੇਰੀ ਉਡੀਕ ਕਰਦਾ ਰਹਾਂਗਾ 
ਕਿ ਕਦੋਂ ਤੂੰ ਮੈਨੂੰ ਆਣ ਮਿਲੇਂ 


੩੩੪ == ੩੩ 


ਤੇ ਮੈਂ ਤੇਰੇ ਪੈਰ ਚੰਮ ਸਕਾਂ। 
93 


ਚੱਲ ਹੁਣ ਇਸ ਮਿੱਠੀ ਹਵਾ ਨਾਲ ਵਹਿ ਜਾਣ ਦੇ 
ਸਾਹ ਮੇਰੇ ਰਫ਼ਤਾ ਰਫ਼ਤਾ ਘੱਟ ਰਹੇ ਨੇ 
ਕੁਝ ਬਚਾ ਕੇ ਵੀ ਰੱਖਣੇ ਨੇ 
ਤਾਂ ਜੋ ਤੈਨੂੰ ਜਾਂਦੇ ਹੋਇਆਂ ਰਾਹ “ਚ ਖਲੋ ਕੇ ਤਕ ਸਕਾਂ 
ਤੇ ਮਹਿਸੂਸ ਕਰ ਸਕਾਂ ਜੋ ਜ਼ਿਦਗੀ ਨੇ ਤੋਹਫ਼ਾ ਬਖਸ਼ਿਆ 
ਮੇਰੇ ਅਗਲੇ ਸਫ਼ਰਾਂ ਲਈ ਪਿਆਰ ਤੇ ਸਹਿਜ ਦਾ ਦਾਨ ਬਖਸ਼ੀ 
ਤੇਰੇ ਅਹਿਸਾਸ ਨਾਲ, ਆਪਣੇ ਖ਼ਾਬ ਨਾਲ 
ਨਵੇਂ ਰਾਹ ਮੇਰੀ ਉਡੀਕ ਕਰ ਰਹੇ ਨੇ 
ਜਲਦ ਮਿਲਾਂਗੇ । 


94 





ਮਨ ਅੰਦਰ ਹਰਿਮੰਦਰ ਸਜੇ 


ਹਰ ਵਿਹੜੇ ਹਕੀਕੀ ਸਾਜ਼ ਵੱਜੇ 
ਹਕਜ਼ਾ ਹੀ ਰੂਹਾਂ ਰੋਈਆਂ 
ਅੱਖਰਾਂ ਨੂੰ ਲਿਖਾਰੀ ਜੋੜਨ ਲੱਗੇ 
ਗ਼ਜ਼ਲ, ਕਵਿਤਾ ਤੇ ਕਹਾਣੀਆਂ ਵਾਲੇ 
ਲਫ਼ਜ਼ਾਂ ਦੇ ਫਿਰ ਮੇਲੇ ਲੱਗੇ । 


ਉਤ 





2 ੮੦੬੪੬ ਪਿ 


89582 83774 








#੩ ੧੩੪੧ । 


3 10110 1871121॥016161 ੧-10101॥। ਵਲ ਆਭਾ 
ਨਾ ਦਾਨ. ੮ 


ਵਾ । 





